ਸੈਪਾਦਕੀ 


“ਆਤਮ ਮਾਰਗ” ਦਾ ਇਕੋ ਉਦੇਸ਼ ਹੈ ਕਿ ਗੁਰਬਾਣੀ 
ਵਿਚ ਜਿਸ ਆਤਮ ਰੈਗ, ਆਤਮ ਰਸ, ਪ੍ਰੇਮ ਰਸ, ਅੰਮ੍ਰਿਤ 
ਨਾਮ ਦਾ ਬਾਰ ਬਾਰ ਜ਼ਿਕਰ ਹੈ, ਉਸ ਦੀ ਸੋਝੀ, ਉਸ ਦਾ 
ਗਿਆਨ, ਉਸ ਦੇ ਅਨੁਭਵ ਦਾ ਮਾਰਗ ਦਰਸ਼ਨ ਕੀਤਾ ਜਾਵੇ । 
ਐਸਾ ਗੁਰਬਾਣੀ ਦੇ ਚਾਨਣ ਵਿਚ ਹੀ ਸੰਭਵ ਹੈ। ਪਾਰਬ੍ਰਹਮ 
ਪ੍ਰਮਾਤਮਾ ਅਰੀਮ ਹੈ, ਅਗੋਚਰ ਹੈ, ਉਸ ਨੂੰ ਕਿਵੇਂ ਜਾਣਿਆ, 
ਪਹਿਚਾਣਿਆ, ਅਨੁਭਵ ਕੀਤਾ ਜਾ ਸਕਦਾ ਹੈ ? ਭਾਈ 
ਗੁਰਦਾਸ ਜੀ ਐਸੀ ਮਾਨਸਿਕ ਮੁਸ਼ਕਲ ਦੱਸ ਕੇ ਅੰਤਲੀ ਤੁਕ 
ਵਿਚ ਉਸ ਦਾ ਸਮਾਧਾਨ ਵੀ ਨਾਲ ਹੀ ਪੇਸ਼ ਕਰਦੇ ਲਿਖਦੇ 
ਹਨ - 

ਆਭਿਗਤਿ ਮਤਿ ਆਭਿਗਤਿ ਦੀ ਕਿਉ ਅਲਖ ਲਖਾਏ / 

ਅਕਥ ਕਥਾ ਅਕਥ ਦੀ ਕਿਓਂ ਆਖਿ ਸੁਣਾਏ/ 

ਅਚਰਜ ਨੇ ਆਚਰਜ ਹੈ, ਹੈਰਾਣ ਕਰਾਏ / 

ਵਿਸਮਾਦੇ ਵਿਸਮਾਦੁ ਹੈ ਵਿਸਮਾਦ ਸ਼ਮਾਏ / 

ਵੋਦੁ ਨ ਜਾਣੇ ਭੇਦੁ ਕਿਹ ਸ਼ੋਸ਼ਨਾਗ ਨ ਪਾਏ / 

ਵਾ/ਹਗੁਰੂ ਸ਼ਾਲਾਹਣਾ ਗੁਰ ਸ਼ਬਦ ਅਲਾਏ ॥ 

ਭਾਈ ਗੁਰਦਾਸ ਜੀ, ਵਾਰ ੭, ਪਉੜੀ 13 

ਗੁਰਮਤਿ ਵਿਚ ਅਕਥ ਦੀ ਕਥਾ, ਅਰੀਮ ਅਗੋਚਰ ਦੇ 

ਅਨੁਭਵ ਦਾ ਮਾਰਗ ਗੁਰ ਸ਼ਬਦ ਰਾਹੀਂ ਬਾਰ ਬਾਰ ਦ੍੍‌ੜ੍ਹ 

ਕਰਵਾਇਆ ਹੈ। ਗੁਰਮਤਿ ਨਾਮ ਦਾ ਮਾਰਗ ਹੈ ਜੋ ਸਾਰੀ 

ਮਨੁਖਤਾ ਲਈ ਹੈ, ਸਰਬ ਸੈਸਾਰ ਲਈ ਹੈ। ਨਾਮ ਪ੍ਰਮਾਤਮ 
ਸ਼ਕਤੀ ਹੈ ਜੋ ਸਰਬ-ਵਿਆਪਕ ਹੈ - 

ਇਹ ਧਨ ਸ਼ਰਝ ਗੰਹਆ ਭਰਪੁ/ਰਿ // 

ਮਨਮਾਖਿ /ਫਿਗਹਿ ਸਿ ਜਾਣਹਿ ਦੂਰਿ# __ ਪੰਨਾਂ - 997 
ਇਹ ਕੀਮਤੀ ਵਸਤੂ ਹਰੇਕ ਮਨੁੱਖੀ ਹਿਰਦੇ ਵਿਚ ਸਥਿਤ ਹੈ- 

ਸ਼ੋ ਧਨ ਵਖ੍ਰ ਨਾਮ ।ਰਿਦੇ ਹਮਾਰੈ 4 

ਜ਼ਿਸ਼ ਤੂੰ ਦੇਹਿ ਤਿਸੈ ਨਿਸਤਾਰੈ / ਪੰਨਾ - 991 

ਨਿਸਤਾਰਾ ਨਾਮ ਰਾਹੀਂ ਹੀ ਹੋਣਾ ਹੈ। ਗੁਰੂ ਜੀ ਸਪਸ਼ਟ 
ਤੌਰ ਤੇ ਕਹਿੰਦੇ ਹਨ ਕਿ ਇਹ ਬੜੀ ਵਚਿੱਤਰ ਗੱਲ ਹੈ ਕਿ 
ਨਾਮ ਧਨ ਤੋਂ ਬਿਨਾਂ ਕਿਸੇ ਨੂੰ “ਪਰਮਗਤਿ” ਪ੍ਰਾਪਤ ਨਹੀਂ ਹੋ 
ਸਕਦੀ - 

ਇਕ' ਬਾਤ ਅਨੂਪ ਸ਼ਨਹੁ ਨਰ ਭਾਈ // 

ਇਸ ਧਨ ਬਿਨੁ ਕਹਹ ਕਿਨੈ ਪਰਮਗਤਿ ਪਾਈੀ॥ 

ਪੰਨਾ - 997 

ਇਹ ਵੀ ਨਿਰਣਾ ਦਿਤਾ ਹੈ ਕਿ ਐਸੀ ਅਮੋਲਕ ਨਾਮ- 

ਵਸਤੂ ਦੀ ਪ੍ਰਾਪਤੀ ਕੇਵਲ ਤੇ ਕੇਵਲ ਗੁਰੂ ਤੋਂ ਹੈਦੀ ਹੈ। ਇਕ 

ਸ਼ਬਦ ਵਿਚ ਹੀ ਗੁਰੂ ਜੀ “ਅਕਥ ਦੀ ਕਥਾ” ਸੁਣਾ ਰਹੇ ਹਨ- 
ਭਣ/ਤਿ ਨਾਨਕ ਅਕਥ ਕਾ ਕਥਾ ਸੁਣਾਏ # 

ਸ਼ਤਿਗੁਰ ਮਿਲੋ ਤਾ ਇਹ ਧਨੁ: ਪਾਏ/ ਪੰਨਾ - 997 

ਸੈਸਾਰਕ ਪਦਾਰਥਾਂ, ਮਾਇਕ ਵਸਤੂਆਂ, ਧਨ ਮਾਲ ਜੋ 
ਵੀ ਸੈਸਾਰ ਵਿਚ ਮਨੁੱਖ ਇਕੱਠਾ ਕਰਦਾ ਹੈ, ਜਿਸ ਦੀ ਪ੍ਰਾਪਤੀ 


$।। 53੮2੫੫ 18੬੧ 51੧£। .। ੬018੧ 


ਡਾ. ਜਗਜੀਤ ਸਿੰਘ 


ਹਿਤ ਦਿਨ ਰਾਤ ਹਫਿਆ ਫਿਰਦਾ ਹੈ, ਉਸ ਵਿਚੋਂ' ਮਨੁੱਖ ਨੂੰ 
ਕਿੰਨੀ ਰਾਹਤ, ਸੁਖ, ਸਹਿਜ ਅਨੰਦ ਮਿਲਦਾ ਹੈ ਅਤੇ ਟਾਕਰੇ 
ਤੇ ਨਾਮ ਧਨ ਦੀਆਂ ਕੀ ਬਖਸ਼ਸ਼ਾਂ ਹਨ, ਇਹ ਵੀ ਬਾਰ ਬਾਰ 
ਸਪਸ਼ਟ ਕੀਤਾ ਹੈ - 

ਏਕੇ ਨਿਹਚਲ ਨਾਮ ਧਨ ਹੋਰ ਧਨ ਆਵੈ ਜਇ॥ 

ਇਸ਼ ਧਨ ਕਉ ਤਸ਼ਕਰ (ਚੌਰ) ਜੋਹਿ (ਚੁਰਾ) ਨ ਸ਼ਕਈਂ 

ਨਾ ਓਚਕਾ ਲੈ ਜਇ/ 

ਲਹਿ ਗਰਿ ਧਨ ਜੀਐ ਸੇਤੀ ਗੰਵਿ ਗਹਿਆ ਜੀਐ ਨਾਲੇ ਜਇ॥ 

ਪੂਰੇ ਗੁਰ ਤੇ ਪਾਈਐ ਮਨਮੁਖਿ ਪਲੰ ਨ ਪਾਇ// 

ਧੰਨੁ ਵਾਪਾਗੀ ਨਾਨਕਾ ਜਿਨਾ ਨਮ ਧਨ ਪੱਟਿਆ ਆਇ॥ 

ਪੰਨਾ - 533 


ਸ਼ਦਾ ਸ਼ਦਾ ਗਰ ਕੋਲਾ ਜੀਉ / ਪੰਨਾ - 702 
ਇਹ ਮਿਲਾਪ ਦੀ ਅਵਸਥਾ ਹੈ, ਆਤਮਾ ਤੇ ਪ੍ਰਮਾਤਮਾ 
੮ =ਣੱਜਰਟ ਟ ਜਵਿ ਵਿ ਟੀ ੨ ਦੱਤ ਦਿਵ 'ਟਕ ਦ 
ਹੋ ਜਾਂਦੀ ਹੈ ਜਿਵੇਂ ਇਕ ਪਾਣੀ ਦੂਜੇ ਪਾਣੀ ਵਿਚ ਸਮਾਅ 
ਜਾਂਦਾ ਹੈ। ਹੈ ਤਾਂ ਪਹਿਲਾਂ ਹੀ ਇਕ ਰੂਪ ਪਰ ਮਨੁੱਖ ਭਰਮ 
ਕਾਰਨ ਆਪ ਨੂੰ ਅੱਡ ਸਮਝੀ ਬੈਠਾ ਹੈ, “ਹਉਂ” ਵਿਚ ਵਖਰੀ 
ਹੋਂਦ ਬਣਾਈ ਬੈਠਾ ਹੈ। ਜਦੋਂ ਗੁਰੂ ਇਸ ਭਰਮ ਦਾ ਪੜਦਾ 
ਦੂਰ ਕਰ ਦਿੰਦਾ ਹੈ ਤਾਂ ਮੁੜ “ਵੱਖ” ਦੀ ਦ੍ਰਿਸ਼ਟੀ ਨਹੀਂ 
ਵਿਆਪਦੀ - 
ਜਨਮ ਜਨਮ ਕਾ ਵਿਛੁੜਿਆ ਮਿਲਿਆ / 
ਸ਼ਾਧ ਜਿਪਾ ਤੇ ਸੁਕਾ ਹਰਿਆ 
ਸੁਮਤਿ ਪਹਇ ਨਾ ਧਿਆਇ ਗੁਰਮੁਖ ਹੋਇ ਮੇਲਾ ਜੀਉਂ 
ਜਲ ਤਰੰਗ ਜਿਉਂ ਜਲਹਿ ਸ਼ਮਾਇਆ॥ 
ਤਿਉਂ ਜੌਤੀ ਸੰਗਿ ਜੋਤਿ ਮਿਲਾਇਆ॥ 
ਕਹ ਨਾਨਕ' ਭ੍ਮ ਕਟੇ ਕਿਵਾੜਾ 
ਬ੍ਹੜਿ ਨ ਹੋਈਐ ਜਉਂਲਾ ਜੀਉ ॥ ਪੰਨਾ - 702 
ਜਦੋਂ ਗੁਰੂ ਕ੍ਰਿਪਾ ਸਦਕਾ ਐਸਾ ਅਨੁਭਵ ਮਿਲਦਾ ਹੈ 
ਜਾਂ ਚੌਥੇ ਪਦ ਦੀ ਪ੍ਰਾਪਤੀ ਹੁੰਦੀ ਹੈ ਤਾਂ ਕੀ ਵਾਪਰਦਾ ਹੈ ? 
(ਬਾਕੀ ਪੰਨਾ 33 ਤੇ) 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਨਾਮ ਜਪੀਏ ਤਾਂ ਦੂਰ ਹੁੰਦੇ ਦੁਖੜੇ 
(ਧਮੋਟ ਵਿਖੇ ਮਿਤੀ 17-1-2001 ਨੂੰ ਲੱਗਿਆ ਤੀਜਾ ਦੀਵਾਨ) 


(ਲੜੀ ਜੌੜਨ ਲਈ ਦੋਖੋ, ਅਪ੍ਰੈਲ ਅੰਕ, ਪੰਨਾ-54) 


ਇਕ ਵਾਰੀ ਕ੍ਰਿਸ਼ਨ ਮਹਾਰਾਜ ਤੇ ਅਰਜਨ ਜਾ ਰਹੇ 
ਸਨ। ਸਹਿਜ ਨਾਲ ਹੀ ਉਨ੍ਹਾਂ ਨੇ ਬਚਨ ਕਰ ਦਿੱਤਾ ਕਿ 
ਅਰਜਨ! ਮੇਰੀ ਤ੍ਰਿਗਿਣੀ ਮਾਇਆ ਦੇ ਓਹਲੇ ਮੈ' ਸਾਰਾ ਕੰਮ 
ਹਿਹ 
ਕਿ ਪ੍ਰਮੇਸ਼ਰ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ 'ਮੈੱ 
ਆਪ) ਕਰ ਰਿਹਾ ਹਾਂ ਜਦੋਂ ਕਿ ਮੈ” ਜਿ 

ਇਸ ਕਾ ਬਲੁ ਨਾਗੀ ।ਇਸ਼ ਹਾਥ 

ਕਰਨ ਕਰਾਵਨ ਸ਼ਰਬ ਕੇ ਨਾਥ 

ਆਗਿਆਕਾਗੀ ਬਪੁਰਾ ਜੀਉ ॥ 

ਜੌ ਤਿਸ਼ ਭਾਵੈ ਸੋਈ ਫਨਿ ਥੀਉ॥ 
ਪਰ ਇਹ 'ਮੈਂ-ਮੈਂ” ਕਰਕੇ ਹੀ ਫਸ ਜਾਂਦਾ ਹੈ। 


ਮੇਰੀ ਤਿਗੁਣੀ ਮਾਇਆ ਨੇ ਸਾਰਾ ਸੈਸਾਰ ਭੁਲਾਇਆ 
ਹੋਇਆ ਹੈ ਯਾਨੀ ਸਾਰਾ ਸੈਸਾਰ ਸੁਲਾ ਦਿੱਤਾ। ਅਰਜਨ ਕਹਿਣ 
ਲੱਗਿਆ ਕਿ ਮਹਾਰਾਜ! ਮੈਂ ਵੀ ਭੁੱਲ ਸਕਦਾ ਹਾਂ ? 

ਕ੍ਰਿਸ਼ਨ ਮਹਾਰਾਜ ਕਹਿੰਦੇ, “ਤੇਰੀ ਕੀ ਤਾਕਤ ਹੈ 
ਮਾਇਆ ਅੱਗੇ ?” 

ਕਹਿੰਦਾ, “ਮਹਾਰਾਜ! ਦਿਖਾ ਤਾਂ ਦਿਓ, ਮੈਂ ਦੇਖਣਾ 
ਚਾਹੁੰਦਾ ਹਾਂ।” 

ਕਹਿਣ ਲੱਗੇ, “ਐਵੇਂ ਦੁਖੀ ਹੋਏਂਗਾ, ਰੋਏਂਗਾ, ਕਲਪੱਗਾ, 
ਕੀ ਫਾਇਦਾ ਮਾਇਆ ਦੇਖ ਕੇ ? ਪਭੁ ਦੀ ਮਾਇਆ ਬੇਅੰਤ 


“ = 


ਹੈ। ਇਹ ਸਭ ਨੂੰ ਭੁਲਾਉਂਦੀ ਹੈ।” 
ਏਹ ਮਾਇਆ ਭਿਤ ਹਰਿ ਵਿਸਰੈ 
ਮਹਾ ਉਪਜੈ ਭਾਉ ਦੂਜਾ ਲਾਇਆ ਪੰਨਾ - 923 
ਮਾਇਆ ਕਹਿੰਦੇ ਹੀ ਓਸ ਨੂੰ ਨੇ ਜਿਹੜੀ ਪਰ੍ਭੂ ਨੂੰ ਭੁਲਾ 
ਦੇਵੇ। ਉਹ ਹਾਜ਼ਰ ਨਾਜ਼ਰ ਹੈ, ਸਭ ਦੇ ਅੰਦਰ ਹੈ, ਬਾਹਰ ਹੈ। 
ਸਾਰਾ ਕੈਮ ਕਰਦਾ ਹੈ, ਸਾਰੀ ਸ਼ਕਤੀ ਦਿੰਦਾ ਹੈ, ਉਸ ਨੂੰ ਅਸੀਂ 
ਭੁਲੇ ਰਹਿੰਦੇ ਹਾਂ। ਚਲੋ ਭਲਾ ਆਕਸੀਜਨ ਨਾਲ ਅਸੀਂ ਜੀਉਂਦੇ 
ਹਾਂ। ਆਕਸੀਜਨ ਨੰ ਤਾਂ ਭੁੱਲ ਜਾਓ ਉਹ ਨਿਰਜਿੰਦ ਚੀਜ਼ ਹੈ 
ਪਰ ਪ੍ਰਭੂ ਤਾਂ ਪਿਆਰ ਕਰਨ ਵਾਲਾ ਹੈ। ਸਾਡੇ ਨਾਲ ਗੱਲਾਂ ਕਰ 
ਸਕਦਾ ਹੈ, ਸਾਡਾ ਕਿਹਾ ਹੋਇਆ ਮੰਨ ਲੈਂਦਾ ਹੈ - 
ਜੋ ਮਾਗਹਿ ਠਾਕਰ ਆਪਨੇ ਤੇ ਸੋਈ ਸੋਈ ਦੇਵੈ 4 
ਪੰਨਾ - 687 
ਤੇ ਐਸੇ ਪ੍ਰਭੂ ਨੂੰ ਜਿਹੜਾ ਮਿੱਤਰ ਹੀ ਹੈ ਉਸ ਨੂੰ ਭੁੱਲੇ 
ਰਹਿਣਾ, ਇਹ ਤਾਂ ਗੱਲ ਬੜੀ ਮਾੜੀ ਹੈ। ਕਹਿੰਦੇ ਮਾਇਆ 
ਜੁਲਾਉਂਦ ਹ। 


ਅਰਜਨ ਕਹਿੰਦਾ, “ਮੈਨੂੰ ਦਿਖਾਓ ਮਹਾਰਾਜ! ਮਾਇਆ।” 


ਕਰਿੰਦੇ, ਣਾ ਹੈ ਅਪੀਰ-ਜਦ ਨਾਰੀਆਂ 
ਤਾਂ ਮਹਾਰਾਜ ਕਹਿੰਦੇ ਪਾਣੀ ਲਿਆ, ਅਸੀਂ ਦਾਤਣ ਕਰਨੀ 


ਪੰਨਾ - 277 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਹਾਲ ਹੋਇਆ ਹੋਇਆ ਹੈ। ਕੇਸ ਖਿੰਡੇ ਹੋਏ ਨੇ ਤੇ ਰੋਈ ਜਾਂਦਾ 
ਹੈ। ਇਕ ਪ੍ਰੇਮੀ ਨੇ ਕਿਹਾ, “ਕੀ ਗੱਲ ਹੈ ਪਰਦੇਸੀਆ! ਆਹ 
ਹਾਲ ਬਣਾਇਆ ਹੈ ਤੂੰ ?” 

ਕਹਿਣ ਲੱਗਿਆ, “ਮੇਰੇ ਨਾਲ ਕ੍ਰਿਸ਼ਨ ਮਹਾਰਾਜ ਜੀ 
ਸਨ, ਨ 

ਉਹ ਕਹਿੰਦਾ, “ਤੇਰੀ ਮੱਤ ਮਾਰੀ ਹੋਈ ਹੈ? ਕ੍ਰਿਸ਼ਨ 
ਮਹਾਰਾਜ ਨੂੰ ਹੋਇਆਂ ਤਿੰਨ ਸੌ ਸਾਲ ਹੋ ਚੁੱਕੇ ਨੇ।” 

ਕਹਿੰਦਾ, “ਹੈਂ! ਉਹ ਤਾਂ ਮੇਰੇ ਨਾਲ ਹੁਣੇ ਸਨ।” 

ਉਹ ਕਹਿਣ ਲੱਗਿਆ, “ਜੇ ਹੁਣ ਤੇਰੇ ਨਾਲ ਸਨ ਤਾਂ 
ਦੇਖ ਲੈ, ਟਲ੍ਹ ਲੈ। ਜੇ ਤੈਨੂੰ ਮੇਰੇ ਤੇ ਯਕੀਨ ਨਹੀਂ ਆਉਂਦਾ 


ਤਾਂ ਧਰਮਸਾਲਾ ਵਿਚ ਚੱਲ, ਉਥੇ ਸਾਡੇ ਕਥਾ ਹੋ ਰਹੀ ਹੈ। 
ਕੋਈ ਵਿਦਵਾਨ ਪੁਰਸ਼ ਆਏ ਹੋਏ ਨੇ ਕਥਾ ਕਰਨ।” 


ਉਥੇ ਚਲਿਆ ਗਿਆ ਤੇ ਉਥੇ ਕਥਾ ਹੋ ਰਹੀ ਹੈ ਕਿ 


ਕੀ ਤਾ 
ਨੇ ਸਾਂਭਿਆ। ਰੋਜ ਕਥਾ ਸੁਣਦਾ ਹੈ ਉਸ ਨੇ ਆਪਣੇ ਕੋਲ ਰੱਖ 
ਲਿਆ ਕਿ ਤੂੰ ਮੇਰੇ ਕੋਲ ਰਹਿ। ਉਸ ਨੇ ਫੇਰ ਪ੍ਰੀਸ਼ਦ ਦੀ ਕਥਾ 
ਸੁਣੀ ਕਿ ਕਲਜੁਗ ਨੂੰ ਉਸ ਨੇ ਕਿਹਾ ਕਿ ਮੇਰੇ ਰਾਜ ਵਿਚ ਨਾ 


੧3।10181151631)60£11131.੮0।੧) 


ਲੈ ਫੇਰ। ਕਿਉਂਕਿ ਬਾਕੀ ਦੀਆਂ 


217 


ਰਾਜ ਵਿਚ। ਜੂਏਬਾਜਾਂ 


ਦਿ ਕੀਆ ਚੋਰ ਹੈ ਹੀ ਨਹੀਂ 
ਮੇਰੇ ਰਾਜ ਵਿਚ ਕੋਈ। ਅਖੀਰ ਕਹਿਣ ਲੱਗਿਆ ਕਿ ਸੋਨੇ ਵਿਚ 
ਰਹਾਂਗਾ। ਕਹਿੰਦਾ, “ਹਾਂ ਸੋਨਾ ਹੈ ਤੇ ਤੁੰ ਸੋਨੇ ਵਿਚ ਰਹਿ ਲੈ। ਉਸ 
ਦਾ ਮੁਕੁਟ ਸੋਨੇ ਦਾ ਸੀ, ਪਤਿ 
ਤਾਂ ਬੁੱਧੀ ਭ੍ਰਿਸ਼ਟ ਹੋ ਗਈ, ਕਲਜੁਗ ਨੇ ਕਰ ਦਿੱਤੀ। ਇਕ 


00 ਅਰ ੩ --੫੬੫੬੧੬< 
ਕਰ ਗਈ। ਪਿਆਰ ਬਹੁਤਾ ਕਰਦਾ ਸੀ, ਕਰਮ ਕਾਂਡ ਭੁੱਲ 
ਗਿਆ, ਪ੍ਰਮੇਸ਼ਰ ਦਾ ਨਾਮ ਭੁੱਲ ਗਿਆ। ਜੇ ਕੋਈ ਕ੍ਰਿਸ਼ਨ ਦਾ 
ਨਾਉਂ ਲੈਂਦਾ ਹੈ, ਉਸ ਨੂੰ ਸਜਾ ਦਿੰਦਾ ਹੈ। 


ਕਿਸ਼ਨ ਮਹਾਰਾਜ ਜੀ ਨੇ ਉਧੋ ਨੂੰ ਭੇਜ ਦਿੱਤਾ ਕਿ ਜਾ ਕੇ 
ਇਸ ਨੂੰ ਸਮਝਾ। ਉਹ ਜਦੋਂ ਸਮਝਾਉਣ ਲੱਗਿਆ ਤਾਂ ਕਹਿੰਦਾ, 
“ਤੂੰ ਕੌਣ ਹੈਂ ? 
ਉਹ ਕਹਿੰਦਾ, “ਮੈਂ ਊਧੋ ਹਾਂ।” 
ਕਹਿਣ ਲੱਗਿਆ, “ਜਾਹ-ਜਾਹ! ਤਿੰਨ ਸੌ ਸਾਲ ਹੋ ਗਿਆ 
ਉ ੍‌ ਨੂੰ।” 

ਏਨੇ ਨੂੰ ਕ੍ਰਿਸ਼ਨ ਮਹਾਰਾਜ ਜੀ ਆ ਗਏ ਤੇ ਕਹਿਣ 
ਲੱਗੇ ਕਿ ਆਹ ਕੀ ਕਰਨ ਲੱਗਿਆ ਹੈ' ਤੂੰ ?” 


ਕਹਿੰਦਾ, “ਤੁੰ ਕੌਣ ਹੈਂ ?” 


%। 53੧0੫ 18£[। 5।੧੬। .। ੬00) 


ਮਹਾਰਾਜ ਕਹਿੰਦੇ, “ਮੈਂ ਕ੍ਰਿਸ਼ਨ ਹਾਂ।” 

ਕਹਿੰਦਾ, “ਕ੍ਰਿਸ਼ਨ ਹੋਏ ਨੂੰ ਤਿਨ ਸੰ ਸਾਲ ਹੋ ਗਏ। 
ਕੋਈ ਨਕਲੀ ਬੰਦਾ ਫਿਰਦਾ ਹੈਂ ਤੂੰ ਕ੍ਰਿਸ਼ਨ ਬਣਿਆ ਹੋਇਆ। 
ਅਰਜਨ ਵਗੈਰਾ ਸਭ ਮਰ ਗਏ , ਬਰਫਾਂ ਵਿਚ ਗਲ ਗਏ, 
ਕ੍ਰਿਸ਼ਨ ਮਹਾਰਾਜ ਨੂੰ ਹੋਇਆਂ ਵੀ ਤਿੰਨ ਸੌ ਸਾਲ ਹੋ ਗਏ।” 

ਯਾਨੀ ਐਨਾ ਜਬਰਦਸਤ ਭਰਮ ਪੈ ਗਿਆ ਕਿ ਇਹ 
ਆਪਣੇ ਆਪ ਨੂੰ ਵੀ ਭੁਲ ਗਿਆ। 

ਉਸ ਵੇਲੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, “ਅਰਜਨ ! 
ਤੈਨੂੰ ਮਾਇਆ ਦਿਖਾਈ ਹੈ ਮੈਂ ਤੇ ਉਹ ਐਨੀ ਪ੍ਰਬਲ ਹੈ।” 


ਉਨ੍ਹਾਂ ਨੇ ਹਲਕਾ ਜਿਹਾ ਮੂੰਹ ਤੇ ਥੱਪੜ ਮਾਰਿਆ, 
ਮਾਇਆ ਲਹਿ ਗਈ ਤੇ ਕੀ ਦੇਖਦਾ ਹੈ ਕਿ ਤਲਾਅ ਤੋਂ ਪਾਣੀ 


ਸਿ 001 “ਆ 
ਇਨਿ ਮਾਇਆ ਜ਼ਗਦੀਸ਼ ਗੁਸਾਈ ਤੁਮ੍ਰੇ ਰੋ ਚਰਨ ਥਿਸ਼ਾਰੇ / 
ੈਂਚਤ ਪ੍ਰੀਤਿ ਨ ਉਪਜੈ ਜਨ ਕਉ ਜਨ ਕਹਾ ਕਰਹਿ ਬਚਾਰੇ/ 

ਪੰਨਾ - 857 

ਇਸ ਨੂੰ ॥108੦। (ਧੋਖਾ, ਛਲ) ਕਹਿੰਦੇ ਨੇ ਅੰਗਰੇਜ਼ੀ 
ਵਿਚ 01081 (ਅਗਿਆਨ) ਕਹਿੰਦੇ ਨੇ, ਉਸ ਦੇ ਥੱਲੇ 
ਦਿਮਾਗ ਆਇਆ ਹੋਇਆ ਹੈ ਸਾਡਾ। 'ਸਤਿ' ਦਾ ਉਪਦੇਸ਼ 
ਗੁਰੂ ਕਰੀ ਜਾਂਦਾ ਹੈ ਅਸੀਂ ਸੁਣਦੇ ਹੀ ਨਹੀਂ। ਮਹਾਰਾਜ ਜੀ 


ਅੰਤਰੈ ਅਲਖ ਨ ਜਾਈ ਲੱਖਿਆ ਵਿਚਿ ਪੜਦਾ ਹਉਮੈ ਪਾਈ / 
ਮਾਇਆ ਮੋਹਿ ਸਭੋਂ ਜਗੁ ਸੋਇਆ ।ਇਹ ਭਰ੍ਮ ਕਹ੍ਹ ਕਿਉਂ ਜਾਈ 
ਪੰਨਾਂ - 205 
ਇਹ ਜਿਹੜਾ ਭਰਮ ਪੈ ਗਿਆ ਇਹ ਜਾਵੇ ਕਿਵੇਂ ? 
ਏਕਾ ਸੰਗਤਿ ਇਕਤੁ` ਗ੍ਰਿਹਿ ਬਸ਼ਤੇ` ............. | 


ਮਿ ਮਿਲਿ ਬਾਤ ਨ ਕਰਤੇ ਭਾਈ / 
ਏਕਾ ਬਸਤ ਲ੍ਰਨਿ ਪੰਚ ਦੁਹੇਲੇ ਓਹ ਬਸਤ ਅਗੋਚਰ ਠਾਈ॥ 
ਪੰਨਾਂ - 205 


ਭਰੋਸਾ) ਹੀ ਨਹੀਂ ਲਿਆਉਂਦਾ ਤੇ ਹੋਰ ਹੀ ਪਾਸੇ ਤੁਰਿਆ 
ਫਿਰਦਾ ਹੈ - 
ਨਉ ਘਰਿ ਦੇਖਿ ਜੁ ਕਾਮਨਿ ਡੂਲੀਂ ਬਸਤ ਅਨੂਪ ਨ ਪਾਈ॥ 
ਪੰਨਾਂ - 339 
ਜਿਹੜੀ ਅੰਦਰ ਚੀਜ਼ ਸੀ ਉਹ ਤਾਂ ਨਹੀਂ ਫੜ ਸਕਿਆ, 
ਬਾਹਰ ਘੁੰਮਦਾ ਫਿਰਦਾ ਹੈ। ਐਸੇ ਬਚਨ ਸੁਣ ਕੇ ਸੁਜਾਨ ਰਾਏ 
ਕਹਿਣ ਲੱਗਿਆ ਕਿ ਅਣੀਰਾਏ ਜੀ! ਫੇਰ ਕੀ ਕਰਿਆ ਜਾਵੇ ? 
ਮੈਂ ਵੀ ਅੱਖਾਂ ਮੀਚ-ਮੀਚ ਦੇਖਦਾ ਹਾਂ, ਨਹੀਂ ਦਿਸਦਾ ਅੰਦਰ । 
ਕੋਈ ਤਰੀਕਾ ਹੈ ? 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਉਹ ਕਹਿੰਦੇ, “ਪਿਆਰਿਆ! ਤੇਰੇ ਅੰਦਰ ਜਿਥੇ ਉਹ 
ਰਹਿੰਦਾ ਹੈ ਉਸ ਦੇ ਅੱਗੇ ਬੱਜਰ ਕਪਾਟ ਲੱਗੇ ਹੋਏ ਨੇ” 

ਕਾਇਆ ਨਗਰ ਨਗਰ ਗੜ ਅੰਦਾਰਿ / 

ਸ਼ਾਚਾ ਵਾਸਾ ਪਾਰਿ ਗਗਨੰਦਰਿ॥ ਪੰਨਾ - 7033 

ਏਸ ਸਰੀਰ ਨੂੰ ਮਹਾਰਾਜ ਜੀ ਨੇ ਗੜ੍ਹ ਕਿਹਾ ਹੈ। ਇਸ 
ਦੇ ਵਿਚ ਸੱਚਾ ਵਸਦਾ ਹੈ। 

ਅਸ਼ਥ੍ਰਿ ਥਾਨੁ ਸ਼ਦਾ ਨਿਗ/ਇਲ ਆਪੇ ਆਪ ਓਪਇਦਾ/ 

ਪੰਨਾ - 7033 

ਉਸ _ਨੇ ਆਪਣਾ ਘਰ ਆਪੇ ਹੀ ਬਣਾਇਆ ਹੋਇਆ 
ਹੈ ਸਰੀਰ ਦੇ ਅੰਦਰ। ਰਹਿੰਦਾ ਕਿਥੇ ਹੈ ? ਕਹਿੰਦੇ “ਗਗਨੰਦਰ”। 
ਗਗਨੰਦਰ ਕਹਿੰਦੇ ਨੇ ਦਸਵੇਂ ਦੁਆਰ ਨੰ। ਦਸਵੇਂ ਦੁਆਰ ਵਿਚ 
ਪ੍ਰਮੇਸ਼ਰ ਦਾ ਵਾਸਾ ਹੈ। ਜੇ ਦਸਵਾਂ ਦੁਆਰ ਕਹੀਏ ਤਾਂ ਆਪਾਂ 
ਗਲਤੀ ਖਾ ਜਾਵਾਂਗੇ। ਇਹ ਏਸ ਤਰ੍ਹਾਂ ਨਹੀਂ ਹੈ ਜਿਵੇਂ ਅਸੀਂ 
ਸਮਝਦੇ ਹਾਂ, ਇਹ ਯੋਗੀਆਂ ਦਾ ਦਸਵਾਂ-ਦੁਆਰ ਹੈ, ਜਿਸ 


ਹੈ ਕੀ? ਕਹਿੰਦੇ ਬਜਰ ਕਪਾਟ ਜੜੇ ਹੋਏ ਨੇ - 
ਅੰਦਾਰ ਕਟ ਛਜੇ ਹਟਨਾਲੇ / 
ਆਪੇ ਲੇਵੈ ਵਸਤੁ ਸਮਾਲੇ ॥ 

ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸ਼ਬਦੀ ਖੁਲਾਇਦਾ 4 

ਪੰਨਾਂ - 7033 

ਸੋ ਕਹਿਣ ਲੱਗੇ ਕਿ ਸੁਜਾਨ ਰਾਏ ਜੀ! ਗੁਰੁ ਦੇ ਸ਼ਬਦ 

ਨਾਲ ਖੁਲ੍ਹਣਾ ਹੈ ਉਹ ਦਰਵਾਜ਼ਾ, ਉੱਜ ਨਹੀਂ ਖੁਲ੍ਹਦਾ। ਜਿਹੜਾ 

ਗੁਰੂ ਦਾ ਸ਼ਬਦ ਹੈ ਉਸ ਨੂੰ ਅਸੀਂ ਚਾਬੀ ਕਹਿੰਦੇ ਹਾਂ, ਜਿਹੜਾ 
ਭਰਮ ਧੈ ਗਿਆ ਉਸ ਨੂੰ ਤਾਲਾ ਕਹਿੰਦੇ ਹਾਂ। 


ਵਿ ਇਕੱਠੇ ਰਹਿੰਦੇ ਹੋ, ਇਕ ਸੇਜ ਤੇ ਰਹਿੰਦੇ ਹੋ 
ਧਨ ਪਿਰ ਕਾ ਇਕ ਗੰ ਸੰਗਿ ਵਾਸ਼ਾ 
ਵਿਚਿ ਹਓਮੰ`ਭੰਨੈਤਿ ਕਰਾਗੀ ॥ ਪੰਨਾ - 7263 


ਇਕੱਠੇ ਇਕ ਮੰਜੇ ਤੇ ਪੈਂਦੇ ਨੇ ਪਰ ਹਉਮੈ ਦਾ ਵਾਸਾ 
ਹੋਣ ਕਰਕੇ ਜੀਵ ਨੂੰ ਨਹੀਂ ਪਤਾ ਕਿ ਰੱਬ ਮੇਰੇ ਨਾਲ ਹੀ ਹੈ। 
ਰੱਬ ਨੂੰ ਸਾਰਾ ਪਤਾ ਹੈ ਕਿ ਆਹ! ਭੁੱਲਿਆ ਫਿਰਦਾ ਹੈ । ਦੇਖੋ ! 
ਅਜੀਬ ਬਾਤ ਹੈ, ਉਸ ਨੁੰ ਸਾਰਾ ਪਤਾ ਹੈ ਕਿ ਇਹ ਜੀਵ 
ਭੁੱਲ ਗਿਆ, ਭਟਕ ਗਿਆ। ਉਸ ਦੇ ਵਾਸਤੇ ਹੀ ਮਹਾਂਪੁਰਸ਼ਾਂ 
ਨੂੰ ਭੇਜਦਾ ਹੈ ਵਾਰ-ਵਾਰ ਕਿ ਜਾਓ, ਜਾ ਕੇ ਹੋਕਾ ਦਿਓ 
ਤੇ ਉਨ੍ਹਾਂ ਨੂੰ ਸਮਝਾਓ। ਦੁਖੀ ਹੋ ਰਿਹਾ ਹੈ ਸੈਸਾਰ। 


ਸੋ ਕਹਿਣ ਲਗਿਆ ਕਿ ਇਸ ਦੀ ਚਾਬੀ ਗੁਰੂ ਦੇ ਕੋਲ 
ਹੈ ਤੇ ਗੁਰੂ ਤੋਂ ਬਗੈਰ ਤਾਲਾ ਖੁਲ੍ਹਦਾ ਨਹੀਂ ਹੈ - 


ਪੰਨਾ - 205 
ਵਾਹਿਗੁਰੂ ਨੇ ਆਪਣੇ ਘਰ, ਜਿਹੜਾ ਇਸ ਸਰੀਰ ਵਿਚ ਹੈ- 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਨਉ ਦਰਵਾਜੇ ਕਾਇਆ ਕੌਟ` ਹੈ ਦਸਵੈ ਗੁਪਤ ਰਖੀਜੈ 4 
ਬਜਰ ਕਪਾਟ ਨ ਖੁਲਨੀ ਗੁਰ ਸ਼ਬਦਿ ਖੁਲੀਜੈ / 
ਪੰਨਾ - 954 
ਜਦੋਂ' ਖੁੱਲ੍ਹ ਗਿਆ ਫੇਰ ਨਿਸ਼ਾਨੀ ਕੀ ਹੈ ? ਕਹਿੰਦੇ - 
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸ਼ਣੀਜੀ / 
ਪੰਨਾ - 954 
ਉਥੇ ਝਣਕਾਰ ਪੈਂਦੀ ਹੈ ਵਾਜਿਆਂ ਦੀ। ਗਾਉਂਦਾ ਕੌਣ 
? “ਸੋ ਦਰੁ" ਦੀ ਪਉੜੀ ਪੜ੍ਹ ਲਓ, ਮਹਾਰਾਜ ਜੀ ਕਹਿੰਦੇ 
_ਹੋਰ ਬੇਅੰਤ ਗਾ ਰਹੇ ਨੇ, ਮੈਂ ਕਹਿ ਨਹੀਂ ਸਕਦਾ, ਚਿੱਤ 
' ਆ ਰਹੇ ਪਰ ਤੇਰੇ ਦਰਵਾਜੇ ਤੇ ਹਰ ਵਕਤ ਕੀਰਤਨ 
ਰਿਹਾ ਹੈ, ਹਰ ਵਕਤ ਸੈਗੀਤ ਹੋ ਰਿਹਾ ਹੈ। ਸਭ ਗਾ ਰਹੇ 
ਨੇ, ਪ੍ਰਕਿਰਤੀ ਵੀ ਗਾ ਰਹੀ ਹੈ, ਦੇਵੀ-ਦੇਵਤੇ ਗਾ ਰਹੇ ਨੇ, 
ਆ ਸੋ ਦਰ” ਦੀ ਪਉੜੀ ਆਪਾਂ 
ਪੜ੍ਹਦੇ ਹਾਂ ਸਵੇਰੇ ਵੀ, ਸ਼ਾਮ ਨੂੰ ਵੀ। ਕਹਿੰਦੇ ਉਹ ਦਰਵਾਜਾ 
ਖੁੱਲ੍ਹਦਾ ਨਹੀਂ ਹੈ - 


ਦੀ ਆਇ 


ਬਜਰ ਕਪਾਟ ਨ ਖ਼ੁਲਨਨੈ ਗੁਰ ਸਬਦਿ ਖੁਲੀਜੈ 
ਪੰਨਾ - 954 
ਜਦੋਂ ਖੁੱਲ੍ਹਿਆ ਤਾਂ ਕੀ ਸੁਣਿਆ? 
ਅਨਹਦ ਵਾਜੇ ਧੁਨਿ ਵਜਦੇ ਗੁਰ ਸ਼ਬਦਿ ਸ਼ਣੀਜੈ # 
ਪੰਨਾ - 954 


ਹਨ੍ਹੇਰਾ ਹੈ ਉਥੇ? ਕਹਿੰਦੇ ਨਹੀਂ, ਹਨ੍ਹੇਰਾ ਨਹੀਂ, ਉਥੇ 
ਗਿਆਨ ਦਾ ਪ੍ਰਕਾਸ਼ ਹੈ - 
ਤਿਤੁ ਘਟ ਅੰਤਰਿ ਚਾਨਣਾ ਕਰਿ ਭਗਤਿ ਅਿਲਮਜੈ ॥ 
ਪੰਨਾਂ - 954 
ਚਾਨਣੇ ਵਿਚ ਦਿਸਦਾ ਵੀ ਹੈ ਕੁਝ ? ਕਹਿੰਦੇ ਹਾਂ! 
ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ / 
ਪੰਨਾਂ - 954 
ਵਾਹ ਵਾਹ ਸਚੇ ਪਾਤਿਸਾਹ ਤੂ ਸਜੀ ਨਾਈ ॥ 


ਚਾਬੀ ਗੁਰੁ ਕੋਲ ਹੈ। ਬੜੇ ਤਰੀਕਿਆਂ ਨਾਲ ਇਹ ਗੱਲ ਕਹੀ 
ਜਾਂਦੀ ਹੈ। ਪੰਜ ਭਰਮ ਨੇ, ਭਰਮਾਂ ਵਿਚ ਪਿਆ ਹੋਇਆ ਬੈਦਾ 
ਰੁਲਦਾ ਫਿਰਦਾ ਹੈ - ਭੇਦ ਭਰਮ ਹੈ, ਕਰਤੱਤ੍ਰ ਭਰਮ ਹੈ, ਸੈਗ 


੧3।10181151631)60£11131.੮0।੧) 


ਸੁਦਰੀ 


੭ ਕਾਂਡ 
ਉਪਰ ਲਿਖੇ ਸਮਾਚਾਰ ਨੁੰ ਤਿੰਨ ਦਿਨ ਬੀਤ ਗਏ, ਸਵੇਰ 


ਹੋਂ ਚੁਕੀ, ਦਸ ਬਾਰਾਂ ਵਜੇ ਦਾ ਵੇਲਾ ਹੈ। ਉਸ ਨਗਰ ਵਿਚ 
ਜਿੱਥੇ ਉਸ ਖੱਤਰੀ ਦੀ ਵਹੁਟੀ ਕੈਦ ਸੀ, ਸਭ ਲੋਕੀਂ ਆਪੋ 


ਜ਼ਨਾਨਖਾਨੇ ਵਿਚ ਭੀ ਗਹਿਮਾ-ਗਹਿਮ ਹੈ। ਇਕ ਗਲੀਚੇ 
ਪੁਰ ਪੰਜ ਛੇ ਬੇਗਮਾਂ ਬੈਠੀਆਂ ਹਨ, ਉਧਰ ਗੋਲੀਆਂ ਬਾਂਦੀਆਂ 
ਫਿਰ ਰਹੀਆਂ ਹਨ। ਇਨ੍ਹਾਂ ਬੇਗਮਾਂ ਦੀ ਸੁੰਦਰਤਾ ਇਕ ਤੋਂ ਇਕ 


ਰੀ 
ਪੜ 
ਤੂ 
'% 
ਤੈ 
ਕੰ 
ਹ 


ਨਵੀਂ ਫੜੀ ਮੈਨਾ ਨੂੰ ਸੋਨੇ ਦੇ ਪਿੰਜਰੇ ਵਿਚ ਪਾਇਆ 
ਸਭ ਗੱਲਾਂ ਕਰਦੀਆਂ ਹਨ, ਹੱਸਦੀਆਂ ਹਨ, ਕੁਝ 
ਮਧੋਲ ਵੀ ਕਰਦੀਆਂ ਹਨ, ਪਰ ਇਹ ਚੁੱਪ ਬੈਠੀ ਹੈ। 
ਜੇ ਵੇਲੇ ਠੰਢਾ ਸਾਹ ਭਰਦੀ ਹੈ, ਕਦੀ ਅੱਖਾਂ ਵਿਚੋਂ 
ਪੈਂਦੇ ਹਨ। ਨਾਲ ਦੀਆਂ ਬੁਲਾਉਂਦੀਆਂ ਹਨ, ਪਰ 
ਹੀ ਨਹੀਂ ਚੁਕਦੀ। ਇਕ ਜਣੀ ਨੇ ਫਾਰਸੀ ਵਿਚ 
, ਇਹ ਨਵੀਂ ਚਿੜੀ ਹੈ, ਆਪੇ ਗਿੱਝ ਜਾਏਗੀ। 

ਨੰ ਪਾ ਦੀਪਖਬਰ,ਆਈ.ਉੇ ਹੀ ਦਸਤਰਖਾਨ 
ਵਿਛਾਇਆ ਗਿਆ, ਉਤੇ ਭਾਂਤ ਭਾਂਤ ਦੇ ਖਾਣੇ ਰੱਖੋ ਗਏ, 


0 
1 


%। 53੧0੫ 18£[। 5।੧੬। .। ੬00) 


ਭਾਈ ਵੀਰ ਸਿੰਘ ਜੀ 


ਲੱਗੀਆਂ ਹੀ ਸਨ ਕਿ ਇੰਨੇ ਨੂੰ ਹਾਕਮ ਸਾਹਿਬ, ਜੋ ਹੇਠਾਂ 
ਸ਼ਰਾਬ ਪੀ ਰਹੇ ਸਨ, ਮਸਤ ਹੋਏ ਹੋਏ ਉਤੇ ਆ ਗਏ ਅਰ 
ਇਹ ਹਾਲ ਵੇਖ ਕੇ ਸਮਝੇ ਕਿ ਸਭੇ ਖਾਰ-ਸਾੜ ਪਿਛੇ ਇਸ 


੮. ੮ > ੨ ਘ੍‌ 


ਗੱਲਾਂ ਕਰਨ। ਇਸ ਵੇਲੇ ਇਸਤ੍ਰੀ ਨੂੰ ਨਿਸ਼ਚਾ ਹੋ ਗਿਆ ਕਿ 
ਹੁਣ ਧਰਮ ਬਚਣ ਦੀ ਕੋਈ ਵਾਹ ਨਹੀਂ ਰਹੀ, ਹੁਣ 
ਦੇਣੀ ਉਤਮ ਹੈ। ਸੈਕਲਪ ਧਾਰਿਆ ਕਿ ਬਾਰੀ ਦੇ ਪਾਸ 

ਹਾਂ ਛਾਲ ਮਾਰ ਦੇਵਾਂ, ਪਰ ਹਾਇ! ਦੁਖੀਆਂ ਪਾਸੋਂ ਮੌਤ ਵੀ 
ਡਰਦੀ ਹੈ। ਇਸ ਦੀ ਬੇਰੁਖੀ, ਉਦਾਸੀ ਤੇ ਨਿਰਾਸਤਾ ਤੋਂ 
ਸ਼ਰਾਬੀ ਨਵਾਬ ਨੂੰ ਭੀ ਕਹਿਰ ਚੜ੍ਹ ਗਿਆ, ਉਸ ਨੇ ਵੀਣੀਉ' 
ਵੱਡੇ ਜ਼ੋਰ ਨਾਲ ਫੜਿਆ ਤੇ ਲਾਲ ਅੱਖਾਂ ਕਰਕੇ ਪਤਾ ਨਹੀਂ 
ਕੀ ਬੋਲਣ ਲੱਗਾ ਸੀ ਕਿ ਉਸ ਦੀ ਆਵਾਜ਼ ਐਉ' ਨਿਕਲੀ 
- ਪੈ ਪੈ ਘ ਘ ਘ ਘ ਘ। ਹੈਂ! ਇਹ ਕੀ ਹੋ ਗਿਆ? 
ਨਵਾਬ ਜੀ ਕੀ ਆਖਣ ਲੱਗੇ ਸਨ? ਸੈਘ ਨੁੰ ਕੀ ਹੋ ਗਿਆ? 
ਹਾਂ, ਨਵਾਬ ਸਾਹਿਬ ਨੂੰ ਕਿਸੇ ਤਕੜੇ ਹੱਥ ਨੇ ਗਿੱਚੀਉ' ਫੜ 
ਲਿਆ ਹੈ ਅਰ ਜੋ ਕਹਿਣ ਲੱਗੇ ਸਨ, ਸੰਘ ਵਿਚ ਹੀ ਰਹਿ 
ਆ 
ਕਰਦੀ ਅਵਾਜ਼, ਜ਼ਿਕੁਰ ਘਮਸਾਨ ਦੀ ਹੁੰਦੀ ਹੈ 
ਸੀ। ਪਲੋ ਪਲੀ ਵਿਚ ਪੰਜ ਸੱਤ ਹੋਰ ਆਦਮੀ ਉਤੇ ਆ ਰੀ 
ਨਵਾਬ ਸਾਹਿਬ ਫੜੇ ਗਏ, ਬੇਗਮਾਂ ਪੱਥਰਾਂ ਦੀਆਂ ਮੁਰਤਾਂ ਹੋ 
ਗਈਆਂ, ਗੋਲੀਆਂ ਇਕ ਪੈਰ ਦੌੜ ਕੇ ਦੁਜੇ ਰਸਤਿਉਂ' ਬਾਹਰ 
ਹੋਈਆਂ। ਉਹ ਦੁਖੀ ਇਸਤੀ ਬੇਬਸ ਹੋ ਇਹੈ ਕਹੀ ਜਾਂਦੀ, ਜੈਸੀ 
ਰਾਖੀ ਦੋਪਤੀ ਦੀ ਲਾਜ। ਪਲ ਵਿਚ ਹੀ ਇਕ ਤੀਵੀਂ ਤੇ ਇਕ 
ਹਿੰਦੂ ਹੋਰ ਹੇਠੋਂ ਉਤੇ ਆਏ। ਹਿੰਦੂ ਨੂੰ ਦੇਖਦੇ ਹੀ ਉਹ ਇਸਤ੍ਰੀ 


ਗਿ 


'ਸੁੰਦਰੀ” ਸੀ, ਬੋਲੀ, ਪਯਾਰੀ ਭੈਣ! ਧੈਨ ਹੈਂ ਤੂੰ ਜਿਸ ਨੇ ਇੱਡੇ 
ਕਸ਼ਟ ਵਿਚ ਆਪਣਾ ਜਤ ਸਤ ਪੱਕਾ ਰਖਿਆ। 

ਇਕ ਅੱਧੇ ਸਿੱਖ ਨੇ ਬੇਗਮਾਂ ਤੋਂ ਗਹਿਣੇ ਲੈਣ ਦੀ ਸਲਾਹ 
ਕੀਤੀ ਪਰ ਬਲਵੰਤ ਸਿੰਘ ਨੇ ਝੱਟ ਰੋਕ ਦਿਤਾ ਕਿ ਇਸਤ੍ਰੀ 
ਪਰ ਧੱਕਾ ਕਰਨਾ ਖਾਲਸੇ ਦਾ ਧਰਮ ਨਹੀਂ। ਭਰਾ ਦੀ ਇਹ 
ਰੀਭੀਰਤਾ ਵੇਖ ਕੇ ਸੁੰਦਰੀ ਬਾਗ ਬਾਗ ਹੋ ਗਈ। 

ਪਲੋਂ ਪਲੀ ਵਿਚ ਨਵਾਬ ਦੀਆਂ ਮੁਸ਼ਕਾਂ ਕੱਸ ਕੇ ਸਾਰੇ 
ਜਣੇ ਹੇਠ ਉਤਰੇ। ਅੱਗੇ ਸਰਦਾਰ ਸ਼ਾਮ ਸਿੰਘ ਨੇ ਸਾਰਾ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਇੰਨੇ ਚਿਰ ਨੂੰ ਇਕ ਬੁੱਢੀ ਤੀਵੀਂ ਡੰਗੋਰੀ ਟੇਕਦੀ ਤੇ 
ਅੱਖਾਂ ਤੋਂ ਹੰਝੂ ਕੇਰਦੀ ਆਈ ਅਰ ਬੁਢਾਪੇ ਦੀ ਢਿੱਲੀ ਪਈ 
ਹੋਈ ਆਵਾਜ਼ ਵਿਚ ਬੋਲੀ, ਹੇ ਸਿੰਘ ਸੁਰਮੇ ! ਤੇਰਾ ਜੁਗ ਜੁਗ 
ਰਾਜ, ਤੂੰ ਤਾਂ ਕੋਈ ਰੱਬ ਨੇ ਅਉਤਾਰ ਘੱਲਿਆ ਹੈ', ਮੇਰੀ 
ਛਾਤੀ ਠੈਡ ਪਾ, ਰੱਬ ਤੇਨੂੰ ਇਸ ਤੋਂ ਚੌਗੁਣਾ ਕਰੇ। 

ਸੁੰਦਰੀ ਦਾ ਮਨ ਇਹ ਦੁਹਾਈ ਸੁਣ ਕੇ ਦਰੱਵ ਗਿਆ, 
ਬੋਲੀ - ਮਾਈ ਕੀ ਹੈ ? 


ਮਾਈ - ਬੱਚੀ, ਕੀਹ ਦੱਸਾਂ ? ਆਹ ਜੋ ਹਾਕਮ ਬੈਠਾ 
ਹੈ ਐਸ ਵੇਲੇ ਚੋਰ ਵਾਂਗੁੰ ਬੱਧਾ ਹੋਇਆ, ਇਸ ਨੇ ਮੇਰੇ ਨਾਲ 
ਵੱਡਾ ਅਨਰਥ ਕੀਤਾ ਹੈ। ਮੇਰਾ ਇਕੋ ਇਕ ਪੁੱਤਰ ਸੀ ਤੇ 
ਪੁਹਰਿਆਂ ਕਰ ਮੈਂ ਉਸ ਨੁੰ ਪਾਲਿਆ ਸੀ। ਇਕ ਦਿਨ ਕਰਮਾਂ 
ਦੀ ਮਾਰ ਇਹਦੇ ਮਹਿਲਾਂ ਹੇਠੋਂ ਲੈਘਦਾ ਹੋਇਆ ਗਿੱਚੀ ਉਚੀ 
ਕਰਕੇ ਬਾਰੀ ਵਲ ਤੱਕ ਬੈਠਾ, ਭਾਵੇਂ ਬਾਰੀ ਵਿਚ ਸੁਆਹ ਭੀ 
ਨਹੀਂ ਸੀ, ਪਰ ਇਸ ਨਵਾਬ ਨੂੰ ਗੁੱਸਾ ਆ ਰਿਆ, ਲੋਹਦੀ 
ਦੇ ਪੁੱਤਰ ਨੂੰ ਇਨਾ ਮਰਵਾਇਓਸੁ ਕਿ ਉਹ ਮਰ ਹੀ ਗਿਆ। 
ਮੈਂ ਬਥੇਰੇ ਤਰਲੇ ਕੀਤੇ ਪਰ ਇਸ ਪੱਥਰ ਚਿੱਤ ਨੇ ਇਕ ਨਾ 
ਸੁਣੀ। ਹੇ ਰੱਬ ਦੇ ਘੱਲੇ ਹੋਏ ਪਾਤਸ਼ਾਹ ! ਮੇਰਾ ਨਿਆਂ ਕਰ। 

ਇਹ ਗੱਲ ਸੁਣ ਹਾਕਮ ਦੇ ਚਿਹਰੇ ਪਰ ਫਿਟਕਾਰ ਦਾ 
ਰੈਗ ਫਿਰ ਗਿਆ, ਸਿੰਘਾਂ ਸਭਨਾਂ ਦੇ ਹਿਰਦੇ ਦਰੱਵ ਗਏ । ਸ਼ਾਮ 
ਸਿੰਘ ਨੇ ਕੁਝ ਚਿਰ ਸੋਚ ਕੇ ਪੰਜ ਸੱਤ ਮਹੱਲੇਦਾਰਾਂ ਤੋਂ ਪੁਛਿਆ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬003) 


ਕਿ ਕੀ ਇਹ ਬੁੱਢੀ ਸੱਚ ਆਖਦੀ ਹੈ ? ਤਾਂ ਠੀਕ ਨਿਕਲਿਆ। 


ਪਰ ਕੁਝ ਚਿਰ ਮਗਰੋਂ ਇਕ ਜੁਆਨ ਮੁਸਲਮਾਨ ਤੀਵੀਂ 
ਇਕ ਬਾਲ ਕੁੱਛੜ ਤੇ ਦੋ ਉਗਲਾਂ ਨਾਲ ਲਾਈ ਲੀਰਾਂ 
ਵਗਦੀਆਂ ਤੇ ਭੁੱਖ ਨਾਲ ਵਿਲੂੰ ਵਿਲ੍ੂੰ ਕਰਦਿਆਂ ਨੁੰ ਲਿਆਈ। 
ਇਸ ਨੂੰ ਵੇਖ ਸ਼ਾਮ ਸਿੰਘ ਨੇ ਪੁਛਿਆ, ਤੂੰ ਬੀਬੀ ਕੀਕੁੰ ਆਈ 
ਹੈਂ? ਉਸ ਨੇ ਉਤਰ ਦਿਤਾ ਕਿ ਤੈਨੂੰ ਸਾਂਈ ਵਲੋਂ ਘੱਲਿਆ 
ਸਮਝਕੇ ਨਿਆਂ ਕਰਵਾਣ ਆਈ ਹਾਂ। ਮੇਰਾ ਸਾਈਂ ਇਸ 
ਹਾਕਮ ਦਾ ਦਰਬਾਰੀ ਸੀ ਅਰ ਸਾਡੇ ਘਰ ਦੌਲਤ ਦੀ ਪ੍ਰਵਾਹ 
ਨਹੀਂ ਸੀ। ਇਕ ਦਿਨ ਸ਼ਰਾਬ ਦੇ ਨਸ਼ੇ ਵਿਚ ਨਵਾਬ ਨਾਲ 
ਲੜ_ਪਿਆ, ਬਸ ਉਸੇ ਵੇਲੇ ਮਰਵਾ ਦਿਤੋਸੁ ਤੇ ਸਾਰਾ ਘਰ 
ਬਾਰ ਲੁੱਟ ਕੇ ਮੈਨੂੰ ਫਕੀਰਨੀ ਕਰ ਦਿਤੋ` ਸੁ। ਹੁਣ ਮੇਰੇ ਤੇ 
ਇਨ੍ਹਾਂ ਬੱਚਿਆਂ ਜੋਗਾ ਘਰ ਪਾ ਅੰਨ ਭੀ ਨਹੀਂ ਰਿਹਾ, ਮੰਗਿਆਂ 
ਭੀ ਭਿੱਛਿਆ ਨਹੀਂ ਪੈਂਦੀ। ਕੀ ਕਰਾਂ, ਮੌਤ ਵੀ ਨਹੀਂ ਆਉਂਦੀ। 


ਇਹ ਗੱਲ ਸੁਣ ਕੇ ਭੀ ਸਿੱਖਾਂ ਦੇ ਮਨ ਵਿਚ ਨਵਾਬ ਵਲੋਂ 
ਡਾਢੀ ਘਿ੍‌ਰਣਾ ਹੋਈ। ਉਦਾਰ ਚਿੱਤ ਸਰਦਾਰ ਨੇ ਨਵਾਬ ਦੇ 
ਖਜ਼ਾਨੇ ਵਿਚੋਂ ਇਕ ਥੈਲੀ ਮੰਗਵਾਈ ਤੇ ਉਸ ਦੁਖੀਆ ਦੀ ਝੋਲੀ 
ਵਿਚ ਪਾ ਕੇ ਕਿਹਾ, ਜਾਹ ਤੇ ਖਾਹ ਪੀ ਤੇ ਅਰਾਮ ਕਰ। 


ਇਹ ਗੱਲ ਵੇਖ ਕੇ ਇਕ ਬ੍ਰਾਹਮਣ ਨੇ ਹੌਲੀ ਜਿਹੀ ਕਿਹਾ 


ਹੈ, ਨਾ ਸਾਨੁੰ ਕਿਸੇ ਨਾਲ ਵੈਰ ਹੈ, ਹਿੰਦੁ ਮੁਸਲਮਾਨ ਕੀ ਸਾਡੇ 
ਸਤਿਗੁਰਾਂ ਨੂੰ ਕਿਸੇ ਨਾਲ ਬੀ ਵੈਰ ਨਹੀਂ ਸੀ, ਸਾਰੀ ਸ੍ਰਿਸ਼ਟੀ 
ਸਾਨੂੰ ਇਕ ਸਮਾਨ ਹੈ। ਅਸਾਂ ਤਾਂ ਅਨਯਾਇ ਨਾਸ਼ ਕਰਨਾ 
ਹੈ ਤੇ ਪੂਰਾ ਤੋਲਣਾ ਹੈ। ਇਸ ਵੇਲੇ ਜੋ ਹਾਕਮ ਜ਼ੁਲਮ ਕਰ 
ਰਹੇ ਹਨ, ਅਸਾਂ ਤਾਂ ਉਨ੍ਹਾਂ ਨੂੰ ਸੋਧਣਾ ਹੈ, ਉਨ੍ਹਾਂ ਨੂੰ ਸੋਧਣਾ 
ਜ਼ੁਲਮ ਨੂੰ ਸੋਧਣਾ ਹੈ। 

ਬ੍ਰਾਹਮਣ ਬੋਲਿਆ - ਫੇਰ ਆਪ ਤੁਰਕਾਂ ਨੂੰ ਕਿਉ 
ਮਾਰਦੇ ਹੋ ? ਉਨ੍ਹਾਂ ਦੀ ਸ਼ਰਨ ਲਓ। 

ਸ਼ਾਮ ਸਿੰਘ - ਪੰਡਤ ਜੀ! ਸਾਡਾ ਤੁਰਕਾਂ ਨਾਲ ਜਾਂ 
ਪਠਾਣਾਂ ਨਾਲ ਉਨ੍ਹਾਂ ਦੇ ਮੁਸਲਮਾਨ ਹੋਣ ਪਿਛੇ ਕੋਈ ਵੈਰ 
ਨਹੀਂ ਤੇ ਨਾ ਹੀ ਵੈਰ ਵਿਰੋਧ ਵਿਚ ਪੈ ਕੇ ਅਸੀਂ ਉਨ੍ਹਾਂ ਦਾ 
ਰਾਜ ਗੁਆ ਰਹੇ ਹਾਂ, ਸਾਡਾ ਮੁਗਲਾਂ ਦੇ ਰਾਜ ਨੂੰ ਨਾਸ਼ ਕਰਨ 
ਦਾ ਮਤਲਬ ਇਹ ਹੈ ਕਿ ਉਹ ਪਾਤਸ਼ਾਹ ਹੋਕੇ ਪਰਜਾ ਨੂੰ 
ਦੁਖ ਦਿੰਦਾ ਹੈ, ਅਨਿਆਉ' ਕਰਦੇ ਹਨ, ਬੇਗੁਨਾਹਾਂ ਤੇ 
ਨਿਰਦੋਸ਼ਿਆਂ ਨੁੰ ਮਰਵਾ ਸੁੱਟਦੇ ਹਨ, ਮਲੋ ਮਲੀ ਧਰਮਹੀਨ 
ਕਰਦੇ ਹਨ, ਏਹ ਪਾਪੀ ਹਨ। ਰਾਜਾ ਦਾ ਧਰਮ ਇਹ ਨਹੀਂ 
ਹੈ, ਇਸ ਕਰਕੇ ਅਸੀਂ ਉਨ੍ਹਾਂ ਦੇ ਜ਼ੁਲਮ ਦੇ ਰਾਜ ਦਾ ਨਾਸ਼ 
ਕਰ ਰਹੇ ਹਾਂ। ਕਿਸੇ ਜਾਤ ਜਾਂ ਮਤ ਨਾਲ ਸਾਨੂੰ ਕੋਈ ਵੈਰ 
ਨਹੀਂ। ਸਾਡੇ ਸਤਿਗੁਰ ਧਰਮ ਫੈਲਾਵਨ ਆਏ ਸਨ। ਸੋ ਉਨ੍ਹਾਂ 
ਦਾ ਨਾਸ਼ ਕਰਦੇ ਹਾਂ ਜੋ ਅਧਰਮ ਕਰਦੇ ਹਨ ਅਰ ਅਕਾਲ 


੧3।10181151631)60£11131.੮0।੧) 


ਪੁਰਖ ਦੀ ਪਰਜਾ ਨੂੰ ਦੁਖਾਉਂਦੇ ਹਨ। ਤੁਸੀਂ ਦੇਖੋ ਏਥੇ ਹਾਕਮ 
ਮੁਤਾਣੇ ਤੇ ਜਰਵਾਣੇ ਹੋ ਰਹੇ ਹਨ, ਨਾ ਹੀ ਇਨ੍ਹਾਂ ਨੂੰ ਖੌਫ 
ਖੁਦਾ ਦਾ ਹੈ ਤੇ ਨਾ ਹੀ ਲਾਰੌਰ ਦਿੱਲੀ ਦਾ ਕੋਈ ਰੋਅਬ ਰਹਿ 
ਗਿਆ ਹੈ। ਦਿੱਲੀ ਆਪ ਢਿੱਲੀ ਹੁੰਦੀ ਜਾ ਰਹੀ ਹੈ, ਲਾਹੌਰ 
ਭੀ ਕਈ ਰੈਗ ਪਲਟਦਾ ਜਾ ਰਿਹਾ ਹੈ। 

ਇਹ ਉਤਰ ਸੁਣਦੇ ਸਾਰ ਮਿਸਰ ਜੀ ਚੁੱਪ ਹੋ ਗਏ। ਇਨੇ 
ਨੂੰ ਰਹਿੰਦੇ ਖੂਹਦੇ ਬ੍ਰਾਹਮਣ ਤੇ ਕਈ ਖੱਤਰੀ ਪਿੰਡ ਦੇ ਕੱਠੇ ਹੋ 


ਪਤੀਬ੍ਰਤ ਧਰਮ ਵਿਚ ਕਿੱਡੀ ਪੱਕੀ ਰਹੀ ਹੈ ਅਤੇ ਪ੍ਰਮੇਸ਼ਰ ਨੇ 
ਭੀ ਇਸ ਦੀ ਲਾਜ ਰੱਖੀ ਹੈ, ਪਰ ਤੁਰਕਾਂ` ਨੇ ਇਸ ਨੂੰ ਧੱਕੋਂ 
ਧੱਕੀ ਆਪਣੇ ਮਜ਼ਹਬ ਵਿਚ ਰਲਾ ਲੀਤਾ ਸੀ। ਹੁਣ ਤੁਸੀਂ 
ਇਸ ਪਰ ਦਇਆ ਕਰਕੇ ਇਸਨੂੰ ਆਪਣੇ ਧਰਮ ਵਿਚ ਰਲਾ 
ਲਓ ਅਰ ਵਰਤਾ ਕੇ ਅਭੇਦ ਕਰ ਲਓ, ਜੋ ਅਸੀਂ ਵਿਦਾ 
ਹੋਈਏ। ਪਰ ਖੱਤਰੀ ਬ੍ਰਾਹਮਣਾਂ ਨੇ ਉਤਰ ਦਿਤਾ ਕਿ ਇਹ ਕਦੀ 
ਨਹੀਂ ਹੋਣਾ। ਪਰੰਪਰਾ ਚਲੀ ਆਈ ਹੈ, ਹਿੰਦੂ ਧਰਮ ਕੱਚਾ 
ਧਾਗਾ ਹੈ, ਇਹ ਝੱਟਪੱਟ ਟੁਟ ਜਾਂਦਾ ਹੈ। ਤੁਸੀਂ ਜਾਣਦੇ ਹੋ, 


ਅੰਦਰ ਬੱਝਾ ਪਿਆ ਸੀ। ਹਾਲਾਤ ਦੀ ਮੁਸ਼ਕਲ ਦੇਖ ਕੇ ਬੀ 
ਉਹ ਆਪਣੇ ਓਸ ਖਿਆਲ ਤੋਂ ਨਾ ਬਦਲੇ। ਇਹ ਕਠੋਰਤਾ 
ਦੇਖ ਉਸ ਖੱਤਰੀ ਤੇ ਉਸ ਦੀ ਵਹੁਟੀ ਨੇ ਭੀ ਤਰਲੇ ਕੀਤੇ 
ਪਰ ਕਿਸੇ ਨੇ ਨਾ ਮੰਨੀ। ਹੁਣ ਸਰਦਾਰ ਨੂੰ ਰੋਹ ਚੜ੍ਹ ਗਿਆ, 
ਹੁਕਮ ਕੀਤਾ ਕਿ ਕੜਾਹ ਪ੍ਰਸ਼ਾਦ ਤਿਆਰ ਕਰੋ। ਝੱਟ ਪੱਟ 
ਕੜਾਹ ਪ੍ਰਸ਼ਾਦ ਤਿਆਰ ਹੋ ਗਿਆ, ਅਰਦਾਸਾ ਸੋਧਿਆ, ਹੁਕਮ 
ਦਿਤਾ ਕਿ ਖਤਰਾਣੀ ਵਰਤਾਵੇ ਅਰ ਸਭ ਖਾਣ, ਜੋ ਨਹੀਂ 
ਖਾਵੇਗਾ ਮਾਰਿਆ ਜਾਵੇਗਾ। ਇਸ ਹੁਕਮ ਨਾਲ ਸਾਰੇ ਕੰਬ 
ਉਠੇ, ਸੁੰਦਰੀ ਦਾ ਮਨ ਤ੍ਰਬਕ ਉਠਿਆ। ਉਠ ਕੇ ਖੱਤਰੀ ਨੂੰ 
ਵੱਖਰਿਆਂ ਲਿਜਾ ਕੇ ਸਮਝਾਉਣ ਲੱਗੀ ਕਿ ਇਨ੍ਹਾਂ ਬ੍ਰਾਹਮਣਾਂ 
ਨੂੰ ਇਕ ਇਕ ਮੋਹਰ ਦੇਈ ਜਾਹ, ਚਰਨੀਂ ਹੱਥ ਲਾਈ ਜਾਹ, 
ਫੇਰ ਸਾਰੇ ਖਾ ਲੈਣਗੇ। ਉਸ ਨੇ ਇਸੇ ਤਰ੍ਹਾਂ ਕੀਤਾ। ਅੱਗੇ ਅੱਗੇ 
ਖਤਰੀ ਮੋਹਰ ਦਿੰਦਾ ਜਾਵੇ ਤੇ ਮਗਰ ਮਗਰ ਖਤਰਾਣੀ ਕੜਾਹ 
ਪ੍ਰਸ਼ਾਦ ਵਰਤਾਈ ਜਾਵੇ। ਫੇਰ ਤਾਂ ਸਭ ਨੇ ਖਾ ਲਿਆ ਤੇ 
ਅਸ਼ੀਰਵਾਦ ਦੇ ਕੇ ਵਿਦਾ ਹੋਏ। 

ਸਰਦਾਰ ਨੇ ਹੁਣ ਕੂਚ ਦਾ ਹੁਕਮ ਬੋਲਿਆ ਪਰ ਖੱਤਰੀ 
ਤੇ ਖਤਰਾਣੀ ਨਿਮਰਤਾ ਕਰਕੇ ਬੋਲੇ ਕਿ ਹੁਣ ਅਸਾਂ ਇਥੇ ਨਹੀਂ 


%। 53੧0੫ 18£[। 5।੧੬। .। ੬00) 


ਆਉ ਵਟ ਵਹ 
ਕੁੜ੍ਹਦੇ ਰਹੇ । 


"0।' 1101੯ ॥10।1300।੧ 


[0685€ ੪150 05 01 ॥1੦।11੬੧ 3(- 
01010 80011 0 ਸ੨10410010012106 ਸ0 1061 
ਕਿ 
01010 80011 0 ਸ੨10410010012106 ਸਿ010104 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


(ਲੜੀ ਜੌੜਨ ਲਈ ਦੇਖੋ, ਅਪ੍ਰੈਲ ਅੰਕ, ਪੰਨਾ-36) 


ਤਰ 
ਕਿ ਚਲੋ ਆਪਾਂ ਅਫਸੋਸ ਕਰ ਆਈਏ। ਜਿਹੜੇ ਚੰਗੇ ਮਨੁਖ 
ਹੁੰਦੇ ਹਨ ਉਹ ਵਿਆਹ ਵਿਚ ਜਾਣ ਤੋਂ ਭਾਵੇਂ ਖੁੰਝ ਜਾਣ 


100 ਪੁੱਤਰ ਸ਼ਹੀਦ ਹੋ ਗਿਆ ਤੇ 101ਵਾਂ ਕਰਣ ਵੀ ਸ਼ਹੀਦ 
ਹੋ ਗਿਆ, ਸਾਰੇ ਯੁਧ ਵਿਚ ਮਾਰੇ ਗਏ, ਤੇਰੀਆਂ ਨੁੰਹਾਂ ਵਿਧਵਾ 
ਹੋ ਗਈਆਂ ਤੇ ਤੇਰਾ ਸਾਰਾ ਬਾਲ ਬੱਚਾ, ਖਾਨਦਾਨ ਦੁਖ ਵਿਚ 
ਹੈ ਕਿਉਂਕਿ ਰਾਜ ਵੀ ਤੁਹਾਡੇ ਹੱਥੋਂ ਜਾਂਦਾ ਰਿਹਾ ਤੇ ਰਾਜ 
ਭਾਗ ਪਾਂਡਵਾਂ ਪਾਸ ਆ ਗਿਆ। ਇਸ ਸਮੇਂ ਤੂੰ ਬਹੁਤ ਸੈਕਟ 
ਵਿਚ ਆ ਗਿਆ ਤੇ ਸਾਡੇ ਹਿਰਦੇ ਵਿਚ ਤੇਰਾ ਦੁਖ ਹੈ। ਅਸੀਂ 
ਆਪਣੇ ਦੁਖੀ ਹਿਰਦੇ ਨਾਲ ਇਸ ਵਿਚ ਸ਼ਾਮਲ ਹੋਣ ਵਾਸਤੇ 


ਚੁਪ ਕਰ ਗਿਆ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਉਹ ਰੈਜ 
ਰਜ ਹੈ ? ਕਹਿਣ ਲੱਗਿਆ ਕਿ ਰੋਜ ਤਾਂ 


ਯਾਂ 


ਮੂ ਕਤ 
<%% 


ਹੈ 
੭ 


ਤੂ ਤਕ 
ਰ੍ ਤੂ 
ਕੈ 
| 


ਠੰ 


%। 5320੫ 18£[। 5।੧੬। .। ੬00) 


੦੮ 


ਹੁੰਦੇ ਹਨ ਸਾਰਿਆਂ ਦੀ ਬਿਰਤੀ ਮਾਂ ਦੇ ਪੇਟ ਵਿਚ ਸੁਖਮਨਾ 
ਨਾੜੀ ਵਿਚ ਟਿਕੀ ਹੁੰਦੀ ਹੈ। ਇਸ ਕਾਰਨ ਆਦਮੀ ਨੂੰ ਪਿਛਲੇ 
ਲੰਘ ਚੁਕੇ ਸੌ ਜਨਮ ਦਾ ਗਿਆਨ ਹੋਇਆ ਕਰਦਾ ਹੈ ਕਿ 
ਫਲਾਣੇ ਜਨਮ ਵਿਚ ਇਸ ਤਰ੍ਹਾਂ ਸੀ ਤੇ ਮੇਰਾ ਇਸ ਕਰਕੇ 
ਜਨਮ ਬਰਬਾਦ ਹੋਇਆ। ਫੇਰ ਤੌਗ ਆ ਕੇ ਪ੍ਰਮੇਸ਼ਰ ਕੋਲ 
ਪ੍ਰਾਰਥਨਾ ਕਰਦੈ ਕਿ ਹੇ ਪ੍ਰਭੂ! ਮੈਂ ਇਥੋਂ ਤੋਗ ਆ ਗਿਆ ਹਾਂ, 


ਤੈਨੂੰ ਮਨੁੱਖ ਬਣਾਇਐ, ਜਦ ਵੀ ਤੂੰ ਸੈਸਾਰ ਤੇ ਜਾਂਦਾ ਹੈਂ, 

ਉਸੇ ਵੇਲੇ ਤੇਰੇ ਤੇ ਭੁਲ ਪੈ ਜਾਂਦੀ ਹੈ। ਉਸ ਵੇਲੇ ਤੈਨੂੰ 

ਤ੍ਰਿਸ਼ਨਾ ਦਾ ਰੋਗ ਲੱਗ ਜਾਂਦਾ ਹੈ। 

ਲਿਵ ਛੜਕਾ ਲਗੀ` ਤ੍ਰਿਸਨਾ ਮਾਇਆ ਅਮ੍ਰ ਵਰਤਾਇਆ/ 
ਪੰਨਾ - 927 


ਘਰ੨ 
੨ 
14 

ਕਾ 


ਤਕ 


੍ 
ਨ 
ਪੰ 


6੨੧ ਰੂ ਤੂ 
ਤੰਗ ( 
ਹੀ 
ਸਿ 
0 
ਹੁ 
ਇਿ 


ਤੀ ਹਰ 


ਕੇ %' 


੧3।10181151631)60£11131.੮0।੧) 


ਰ੍‌ ਕਬੀਰ ਖੂਝੁ ਖਾਨਾ ਯੀਚਗੀ' ਜਾ ਮਹਿ ਅੰਮ੍ਰਿਤ ਲੋਨ ॥ 
ਹੇਰਾ ਰੋਂਟੀ ਕਾਰਨੇ ਗਲਾ ਕਟਾਵੈ ਕਉਨ / 


ਲੱਗੇ ਹੁਣ ਤਾਂ ਕਿਸੇ ਦਾ ਦੋਸ਼ ਨਹੀਂ ਹੈ। ਕਹਿਣ ਲੱਗਿਆ, 
ਮਹਾਰਾਜ ਮੇਰੇ ਕਰਮਾਂ ਦਾ ਹੀ ਦੋਸ਼ ਹੈ। 
ਦਦੈ' ਦੌਸ਼ ਨ ਦੋਊ ਕਿਸੈ ਦੋਸ਼ ਕਰੰਮਾ ਆਪਣਿਆ 
ਲੋ ਮੈ ਕੀਆ ਸੋ ਸੈ ਪਾਇਆ ਦੋਸ਼ ਨ ਲੀਜੈ ਅਵਰ ਜਨਾ॥ 


ਹੋ 
ਰੰ 
੨ 
ਤਰ 
5 
4 
ਇਆ 
0੨੧੨ 


ਰਿ 
ਕਰਮਾਂ ਦਾ ਕੱਪੜਾ ਪਹਿਨ ਕੇ ਆਉਂਦਾ ਹੈ। 


%। 5320੫ 18£[। 5।੧੬। .। ੬00੧ 


ਕਰਮੀ ਆਵੈ ਕਪੜਾ........ | ਪੰਨਾ - 4 

ਕਦੇ ਦੁਖਾਂ ਦਾ ਚੱਕਰ ਚਲ ਪੈਂਦਾ ਹੈ ਕਦੇ ਸੁੱਖਾਂ ਦਾ 
ਚੱਕਰ ਚਲ ਪੈਂਦਾ ਹੈ। ਧਿ੍‌ਤਰਾਸ਼ਟਰ ਕਹਿਣ ਲੱਗਿਆ, 
ਮਹਾਰਾਜ! ਜਿਹਾ ਮੇਰਾ ਸ਼ੈਕਾ ਹੋਰ ਕੱਢ ਦੇਵੇ ਕਿ 107 
ਜਨਮ ਪਹਿਲਾਂ ਮੈਥੋਂ ਬਦਲਾ ਕਿਉਂ ਨਹੀਂ ਲਿਆ, ਹੁਣ ਕਿਉਂ 
ਲਿਆ? ਉਹ ਕਹਿਣ ਲੱਗੇ, ਰਾਜਨ! ਤੇਰੇ ਪੁੰਨ ਇੰਨੇ ਜ਼ਿਆਦਾ 
ਸੀ ਕਿ ਤੋਰੇ ਪਾਪਾਂ ਦੀ ਅਜੇ ਵਾਰੀ ਨਹੀਂ ਸੀ ਆਈ। ਹੁਣ 
ਤੇਰੇ ਪੁੰਨ ਮੁੱਕੇ ਹਨ ਤੇ ਤੇਰੇ ਖਾਨਦਾਨ ਦੀ ਵਾਰੀ ਆਈ ਹੈ 
ਇਸ ਕਰਕੇ ਯੁਧ ਖੇਤਰ ਵਿਚ ਤੁਹਾਡੇ ਐਨੇ ਬੈਦੇ ਮਾਰੇ ਗਏ। 
ਸੋ ਮਹਾਰਾਜ ਕਹਿੰਦੇ ਕਿ - 

ਦਦੀ' ਦੋਸ਼ ਨ ਦੋਊ ਕਿਸੈ ਦੋਸ਼ ਕਰੰਮਾ ਆਪਣਿਆ 

ਲੋ ਸੈ ਕੀਆ ਸੋ ਮੈ ਪਇਆ ਦੋਸ਼ ਨ ਦੀਜੈ ਅਵਰ ਜਨਾ॥ 


ਉਤੇ ਬੀਜ ਦਿਤੀ ਤੇ ਬੀਜਣ ਵੇਲੇ ਧਿਆਨ ਦਿਤਾ ਹੈ। 


ਇਸੇ ਤਰ੍ਹਾਂ ਦੇ ਨਾਲ ਅਸੀਂ ਬੀਜ ਬੀਜਦੇ ਹਾਂ, ਲੋਕੀ ਨਸ਼ੇ 
ਪੀਂਦੇ ਹਨ, ਤਮਾਕੁ ਪੀਣ ਲੱਗ ਜਾਂਦਾ ਹੈ, ਸ਼ਰਾਬ ਪੀਣ ਲੱਗ 
ਜਾਂਦਾ ਹੈ, ਵੈਰ ਵਿਰੋਧ ਕਰਦਾ ਹੈ। ਉਸ ਦਾ ਨਤੀਜਾ ਦੁਖ ਕਰਕੇ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਅੰਤਰਿ ਕਪਟੁ ਮਨਮੁਖ ਅਗਿਆਨੀ ਗਸਨਾ ਝੂਠੁ ਬੋਲਾਇ॥ 
ਕਪਟਿ ਕੀਤੈ ਗਰ ਪੁਰਖ ਨ ਗੰਜੈ ਨਿਤ ਵੇਥੇ ਸ਼ਣੈ ਸੁਭਾਇ॥ 
ਦੂਜੈ ਭਾਇ ਜਾਇ ਜਗੁ ਪਰਬੋਧੈ ਬਿ ਮਾਇਆ ਮੋਹ ਸੁਆਇ॥ 


ਜਗਤ ਦੇ ਵਿਚ ਚੰਗਾ ਬਣਨ ਦਾ ਯਤਨ ਕਰਦਾ ਹੈ। ਇਹ 
ਮੋਹ ਦੀ ਵਿਹੁ ਇਕੱਠੀ ਕਰਦਾ ਰਹਿੰਦਾ ਹੈ। 

ਜਦੋ ਜ਼ਹਿਰ ਬੀਜਾਂਗੇ ਤਾਂ ਜ਼ਹਿਰ ਹੀ ਹੱਥ ਵਿਚ 
ਆਵੇਗੀ, ਵਿਹੁ ਬੀਜਦਾ ਹੈ, ਹਰ ਵਕਤ ਹੀ ਵਿਹੁ ਬੀਜਦਾ ਹੈ 
- ਕਦੀ ਨਿੰਦਿਆ ਦੀ, ਕਦਾ ਚੁਗਲੀ ਦੀ। ਨਿੰਦਾ ਕਰਨ 
ਵਾਲੇ ਨੂੰ ਬਹੁਤ ਔਖਾ ਹੋਣਾ ਪੈਂਦਾ ਹੈ। ਮਹਾਰਾਜ ਜੀ ਦਾ 
ਫੁਰਮਾਨ ਹੈ। 


ਨਿੰਦਾ ਭਲੀ ਕਿਸੈ ਕੀ ਨਾਗ ਮਨਮੁਖ ਮੁਗਧ ਕਰੰਨੇ॥ 
ਮੁਹ ਕਾਲੇ ਤਿਨ ।ਨਿੰਦਕਾ ਨਰਕੇ ਘਰਿ ਪਵੀਨਿ 
ਪੰਨਾ - 755 


ਕਿੰਨੀ ਵੱਡੀ ਸਜ਼ਾ ਮਿਲਦੀ ਹੈ। ਆਹ ਚਾਰ ਉਂਗਲ ਦੀ 
ਜ਼ੁਬਾਨ ਹੈ, ਗੈਰ ਜੁੰਮੇਵਾਰੀ ਦੇ ਨਾਲ ਈਰਖਾ ਦੇ ਨਾਲ ਕੀਤੀ 
ਹੋਈ ਗੱਲ ਦਾ ਬਹੁਤ ਗਲਤ ਫਲ ਮਿਲਦਾ ਹੈ । ਇਸੇ ਤਰ੍ਹਾਂ 
ਈਰਖਾ ਦੀ ਬੀਮਾਰੀ ਹੈ। ਈਰਖਾ ਆਦਮੀ ਹਮੇਸ਼ਾ ਬਰਾਬਰ ਦੇ 
ਹੈ ਜਿਥੇ ਇਕੋ ਜਿਹੇ ਹੋਣ । ਭਰਾ ਨੂੰ ਭਰਾ ਨਾਲ 

ਹੋ ਜਾਂਦੀ ਹੈ, ਟਰੱਕ ਦੋਵੇ 


ਜਿਸ਼ #ਦਰਿ ਤਾ/ਤਿ ਪਰਾਈ ਹੋਵੈ 
ਤਿਸ ਦਾ ਕਦੇ ਨ ਹੋਵੀ ਭਲਾ। ਪੰਨਾਂ - 308 
ਕਿੱਡੀ ਵੱਡੀ ਬੀਮਾਰੀ ਹੈ, ਈਰਖਾ ਦੇ ਮਾਰਿਆਂ ਦਾ 


ਇਕੱਠੀ ਕਰਨਾ ਆਖਦੇ ਹਨ। ਮਹਾਰਾਜ ਜੀ ਕਹਿੰਦੇ ਹਨ - 


“ਆਤਮ ਮਾਰਗ”, ਮਈ, 2002 


$।। 53੮2੫੫ 18੬੧ 51੧£। .। ੬018੧ 


ਜਮਿ ਜਮਿ ਮਰੈ ਮਰੈ ਫਿਰਿ ਜੰਸੈ / 

ਬਹੁਤੁ ਸਜ/ਇ ਪਇਆ ਦੇਨੈ ਲੰਮੈ/ ਪੰਨਾ - 7020 
ਇਸ ਪਉਂੜਾ ਤੇ ਜੋ ਨਰ` ਚੁਕ 

ਸੋ ਆਇ ਜਇ ਦੁਖੁ ਪਹਏਦਾ / ਪੰਨਾ - 3075 


ਜੀਮ ਪੈਂਦੈ, ਮਰ ਜਾਂਦੈ, ਜੈਮ ਪੈਂਦੈ, ਮਰ ਜਾਂਦੈ ਅਰਬਾਂ 
ਖਰਬਾਂ ਵਾਰੀ ਹੋ ਗਈ ਇਸ ਤਰ੍ਹਾਂ ਨਾਲ ਦੁਖ ਭੋਗਦੇ ਨੂੰ, 
ਲੇਕਿਨ ਸਿਆਣਾ ਬੰਦਾ ਉਹ ਹੁੰਦੈ ਜਿਹੜਾ ਸੋਚ ਲਵੇ ਕਿ 
ਹੁਣ ਜਿਹੜਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ - 

ਫਿਰਤ ਫਿਰਤ ਬਹੁਤੇ ਜੁਗ ਹੰਰਓ ਮਾਨਸ ਦੇਹ ਲਗ4 

ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ 

ਪੰਨਾ - 637 

ਹੁਣ ਵੇਲਾ ਆਇਆ ਹੋਇਐ ਕਿ ਆਪਾਂ ਇਸ ਚੱਕਰ 
ਵਿਚੋਂ ਨਿਕਲ ਸਕਦੇ ਹਾਂ। 

ਭਈ ਪਰਾਪਤਿ ਮਨੁਖ ਦੇਹੁਨੀਆ/ 

ਗੰਬਿੰਦ ਮਲਣ ਕੀ ਇਹ ਤੋਗੰ ਝਗੀਆਂ/ 

ਅਵਰਿ ਕਾਜ਼ ਤੋਰੈ' ਕਿਤੈ ਨਾ ਕਾਮ॥ 


ਜਨਮ ਬ੍ਰਿਥਾ ਜਾਤ ਰੰਗਿ ਮਇਆ ਕੈ॥ ਪੰਨਾ - 12 

ਸੋ ਦੁਖ ਕਮਾਈ ਜਾਂਦੈ, ਦੁਖ ਜਮ੍ਹਾਂ ਕਰੀ ਜਾਂਦੇ, ਕੀ 
ਪਤੈ ਕਿੰਨੇ ਜਨਮ ਲੈਘ ਜਾਣਗੇ ਦੁਖ ਭੋਗਦੇ ਨੂੰ। 

ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ/ 


ਸ਼ਹਸ਼ਾ ਮੂਲਿ ਨ ਚੁਕਈ ਵਿਚਿ 'ਵਿਸ਼ਟਾ ਪਚੈ ਪਚਾਇ/ 
ਪੰਨਾ - 532 
ਗੈਦਗੀ ਦਾ ਕੀੜਾ ਬਣ ਜਾਂਦਾ ਹੈ। 
ਜ਼ਿਸ਼ ਨੇਂ ਕ੍ਰਿਪਾ ਕਰੇ ਮੋਰਾ ਸ਼ਆਮੀ 
ਤਿਸ਼ ਗੁਰ ਕੀ ਸਿਖ ਸ਼ਣਾਇ 4 ਪੰਨਾ - 512 


ਜਿਹੜਾ ਸਤਸੰਗ ਵਿਚ ਆ ਜਾਵੇ ਉਸ ਨੂੰ ਕੱਢ ਲੈਂਦਾ 
ਹੈ। ਮੈਂ ਬੇਨਤੀ ਕਰਦਾ ਸੀ ਕਿ ਸਤਸੈਗ ਭਾਗਾਂ ਤੋਂ` ਬਿਨਾ 
ਪ੍ਰਾਪਤ ਨਹੀਂ ਹੋਇਆ ਕਰਦਾ । 

ਬਿਨ ਭਾਗਾ ਸ਼ਤਸੰਗੁ ਨ ਲਭ 

ਬਿਨੁ ਸੰਗਤਿ ਮੈਲੁ ਭਗੰਜੈ ਜੀਉ / ਪੰਨਾ - 95 

ਇਥੇ ਆ ਕੇ ਧਿਆਨ ਦੇ ਕੇ ਗੁਰ ਦੀ ਗੱਲ ਸੁਣ ਲਵੇ, 
ਸ਼ਰਧਾ ਦੇ ਨਾਲ ਘਰੋਂ ਚਲ_ਕੇ ਆਉਂਦਾ ਹੋਵੇ, ਗੁਰੂ ਇਸ 
ਤੇ ਕਿਰਪਾ ਕਰ ਦੇਵੇ ਤੇ ਉਸ ਦਾ ਫਲ ਬਣ ਜਾਵੇ, ਇਸ 
ਤਰ੍ਹਾਂ ਨਾਲ ਇਕ ਇਕ ਕਦਮ ਦਾ ਫਲ ਇਕ ਇਕ ਅਸੂਮੇਧ 
ਜਗ ਦੇ ਬਰਾਬਰ ਬਣ ਜਾਇਆ ਕਰਦਾ ਹੈ। ਬਾਰ ਬਾਰ ਬੇਨਤੀ 
ਕਰਦਾ ਹੈ ਕਿ ਸਤਿਗੁਰੂ ਜੀ ਮੈਨੂੰ ਬਖਸ਼ ਲੈ, ਮੈਨੂੰ ਕੱਢ ਲੈ, 


੧3।10181151631)60£11131.੮0।੧) 


ਮੈਨੂੰ ਇਸ ਚੱਕਰ ਵਿਚ ਪਏ ਨੂੰ ਬਹੁਤ ਦੇਰ ਹੋ ਗਈ। ਉਹਦੇ 
ਉਤੇ ਗੁਰੂ ਕਿਰਪਾ ਕਰ ਦਿੰਦਾ ਹੈ। ਉਸਨੂੰ ਸਿਖਿਆ ਦੇ ਕੇ 
ਆਪਣਾ ਬਣਾ ਲੈਂਦਾ ਹੈ, ਹੋਰ ਫੇਰ ਕੀ ਕਰਦਾ ਹੈ - 


ਪੰਨਾ - 572 
ਉਹ ਹਮੇਸ਼ਾ ਨਾਮ ਨੂੰ ਧਿਆਉਂਦੈ, ਹਰੀ ਦਾ ਜਸ 


ਗਾਊਂਦੈ, ਅੰਤ ਸਮੇਂ ਇਹ ਦਰਗਾਹ ਦੇ ਵਿਚੋਂ ਛੁਡਾ ਦਿੰਦਾ 


ਜਿਨਾ ਸਤਿਗੁਰ ਪੁਰਮ ਨ ਸਵ ਸਗਇ ਨ ਕੰਡੇ ਵਿਚਾਰ) 
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ/ 
ਪੰਨਾਂ - 1478 
ਉਹ ਮਨੁੱਖ ਨਹੀਂ ਹਨ, ਉਹ ਤਾਂ ਢੋਰ ਤੇ ਗਵਾਰ ਹਨ। 
ਢੌਰ ਖੋਤੇ ਨੂੰ ਆਖਿਆ ਜਾਂਦਾ ਹੈ, ਗਾਵਾਂ ਤੇ ਘੋੜੇ ਤਾਂ ਹਾਲੇ 
ਅਕਲ ਵਾਲੋ ਹੁੰਦੇ ਹਨ ਤੇ ਜਿਹੜਾ ਗਧਾ ਹੈ ਉਹ ਬਿਲਕੁਲ 
ਹੀ ਬੇਅਕਲ ਹੁੰਦਾ ਹੈ - 
ਓਨਾ ਅੰਤਰਿ ਗਿਆਨੁ ਨ ।ਹਿਆਨੁ ਹੈ 
ਹਰਿ ਸ਼ਉਂ ਪ੍ਰੰਮਿੰਤ ਨ ਪਿਆਰ ॥ ਪੰਨਾ - 1418 
ਨਾ ਕੋਈ ਗਿਆਨ ਦੀ ਗੱਲ, ਨਾ ਕੋਈ ਧਿਆਨ ਦੀ, ਨਾ 
ਕੋਈ ਪ੍ਰਮੇਸ਼ਰ ਦੇ ਪਿਆਰ ਦੀ ਗੱਲ; ਠੇਕੇ ਤੋਂ ਬੋਤਲ ਲੈ ਲਈ, ਪੀ 
ਲਈ, ਜਰਦਾ ਲੈ ਲਿਆ, ਫੱਕਾ ਮਾਰ ਲਿਆ, ਸਿਗਰਟ ਲੈ ਲਈ, 
ਪੀ ਲਈ; ਇਨ੍ਹਾਂ ਦੀ ਕੋਈ ਜ਼ਿੰਦਗੀ ਨਹੀਂ ਹੈ। 


ਮਨਮੁਖ ਵਿਣੁ ਨਾਵੈ ਕੁੜਿਆਰ ਫਿਗਹਿ ਬੇਤਾਲਿਆ॥ 
ਪੰਨਾ - 17284 
ਇਹ ਬੇਤਾਲੇ ਹੁੰਦੇ ਹਨ, ਆਹ ਜਿਵੇਂ ਕੀਰਤਨ ਕਰਦੇ 
ਹਾਂ, ਜੇ ਥੋੜ੍ਹਾ ਜਿਹਾ ਚਿਮਟਾ ਜਾਂ ਢੋਲਕੀ ਉਲਟ ਪੁਲਟ ਵਜ 
ਜਾਵੇ ਤਾਂ ਸਾਰੇ ਹੀ ਕੀਰਤਨ ਕਰਨ ਤੋ` ਰਹਿ ਜਾਵਾਂਗੇ। 
ਜਿਹਦੀ ਜ਼ਿੰਦਗੀ ਹੀ ਬੇਤਾਲ ਹੋਵੇ ਤਾਂ ਉਹ ਸੁਖ ਕਿਥੋਂ 
ਭਾਲਦਾ ਹੈ ? 
ਪਸੂ ਮਾਣਸ ਚੰਮਿ ਪਲੋਟੇ ਅੰਦਰ ਕਾਿਆ॥ 
ਪੰਨਾ - 17284 
ਉਹ ਤਾਂ ਪਸ਼ੂ ਹਨ, ਮਨੁਖ ਦੇ ਚੰਮ ਵਿਚ ਵਲ੍ਹੇਟੇ ਹੋਏ 
ਹਨ ਤੇ ਅੰਦਰੋਂ ਕਾਲੇ ਹਨ ਤੇ ਫੇਰ ਨਤੀਜਾ ਕੀ ਹੁੰਦਾ ਹੈ ? 
ਮਨਮੁਖ ਦੁਖ ਕਾ ਖੇਤੁ ਹੈ ਦੁਖ ਘੰਜੇ ਦੁਖੁ ਖਾਇ / 
ਦੁਖ ਵਿਚ ਜੰਮੈ ਦਾਖਿ ਮਰੈ ਹਉਮੈ ਕਰਤ /ਵਿਹਾਇ ॥ 
ਪੰਨਾਂ - 947 


%। 5320੫ 18£[। 5।੧੬। .। ੬00੧ 


11 


ਮਨੁ ਹਾਲੀ ਕਿਰਸਾਣੀਂ ਕਰਣੀ ਸ਼ ਪਾਣਾ ਤਨ ਖੇਤ / 
ਨਾਮ ਘੰਜੁ ਸੰਤੋਖ ਸੁਹਾਗਾ ਰਖੁ ਗਗੰਥੀ ਵੇਸ 4 

ਪੰਨਾ - 595 

ਇਧਰਲੇ ਪਾਸੇ ਕੀ ਹੈ ? ਇਧਰ ਮਨ ਨੇ ਦੁਖਾਂ ਦੀ ਖੇਤੀ 

ਬੀਜਣੀ ਹੈ, ਦੁਖ ਬੀਜ ਕੇ ਫੇਰ ਦੁਖਾਂ ਦੀ ਹੀ ਇਸ ਦੀ ਖੁਰਾਕ 

ਹੈ। ਕੰਡੇ ਬੀਜ ਕੇ ਦੁਖਾਂ ਦੀ ਹੀ ਖੇਤੀ ਕਰਦਾ ਹੈ, ਇਸ ਦਾ 

ਫਲ ਕੀ ਹੁੰਦੈ ? ਫੇਰ ਜਨਮਾਂ ਜਨਮਾਂ ਦੇ ਚੱਕਰਾਂ ਵਿਚ ਪਿਆ 


ਰਿ 
ਗੰ 
ਕਾ 
ਹਲ 


। 
॥ ਰੀ 
: 


ਸਿ 


ਇਸ ਨੂੰ ਕਹੇ ਤੁੰ ਅੰਮਿਤ ਛਕ ਲੈ, ਜਵਾਬ ਹੀ ਨਹੀਂ ਦੇਵੇਗਾ, 
ਦੂਜੇ ਪਾਸੇ ਨੂੰ ਮੂੰਹ ਕਰ ਲੈਂਦਾ ਹੈ। ਉਸ ਨੰ ਕਹੋ ਕਿ 


ਇੰਦ 
੨੭ 


ਜਾਵੇਗਾ। ਨਾਮ ਦਾ ਮੁੱਲ ਤਾਂ ਬਹੁਤ ਹੈ, ਜੇ ਸਿਰ 
ਮਿਲ ਜਾਵੇ ਤਾਂ ਵੀ ਸਸਤਾ ਹੋਇਆ ਕਰਦਾ ਹੈ। 
ਮਿਠਾ ਜਲ ਪਿਲਾ ਕੇ ਨਾਲ ਨਾਮ ਦਿੰਦੇ ਹਨ। ਫੇਰ 
ਦਿੰਦੇ ਕਿ ਇਹ ਤਾਂ ਔਖਾ ਲੱਗਦਾ ਹੈ। ਜੇ ਉਸ ਨੁੰ 
(ਨ 
ਰਹਿਤਾਂ ਰੱਖਣੀਆਂ ਪੈਣਗੀਆਂ। ਇਹਨਾਂ ਨੇ ਮੈਨੂੰ ਸ਼ਰਾਬ ਪੀਣ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਅੰਮ੍ਰਿਤ ਕਉਰਾ ਬਿਖਿਆ ਮੀਠੀ ॥ ਪੰਨਾ - 892 
ਜੇ ਇਸ ਨੁੰ ਕਹੋ ਕਿ ਸ਼ਰਾਬ ਪੀਣੀ ਹੈ ਤਾਂ ਪੀਈ 
ਜਾਏਗਾ ਨਾਲੇ ਧੁੜਧੁੜੀਆਂ ਲੈਂਦਾ ਜਾਏਗਾ ਕਿਉਂਕਿ ਇਹ 

ਹਦ ਕੀ ਰੀ ਹੈ ਜੇ ਤਹਾਂ ਮਹਰਜ ਹਦ ਧਨ 
ਸ਼ਾਕਤ ਕੀ ,ਥਿਧਿ ਨੰਨਹੁ ਡੀਠੀ/ ਪੰਨਾ - 892 
ਅਸੀਂ ਅੱਖਾਂ ਦੇ ਨਾਲ ਦੇਖਿਆ ਕਿ ਨਸ਼ਿਆਂ ਨਾਲ ਕਿਵੇਂ 


੬9 ੪ ੬. ੩ 


ਚੰਗਿਆਈ? ਆਲਕੁ` ਕਰੇ ਬੁਾਰਿਆਏ£?` ਸੇਰ / 
ਨਾਨਕ ਅਜ ਕਲਿ ਆਵਸੀ ਗਾਫਲ ਫਾਹੀ ਪੇਰ ॥ 
ਪੰਨਾਂ - 518 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਝਖੜੁ ਝਾਗੀ` ਔਹ ਵਰਸੈ ਗੀ` ਗੁਰ ਦੇਖਣ ਜਾਈ ॥ 
ਸਮੁੰਦ ਸ਼ਾਗਰ ਹੋਵੈ ਬਹ ਖਾਰਾ 

ਗੁਰਸਿਖ ਲੰਘ ਗੁਰ ਪਹਿ ਜਾਈ॥ 

ਜਿਉਂ ਪ੍ਰਾਣੀ ਜਲ ਬਿਨੁ ਹੈ ਮਰਤਾ 

ਤਿਉਂ ਸਿਖ ਗੁਰ ਬਿਨੁ ਅਰ ਜਾਈ _ ਪੰਨਾ - 757 


ਗੀ ਦਾ ਬੀਜ 
ਗਿਆ, ਬੀਜ ਗਿਆ, ਰਿ ਰਹਿ ਗਿਆ। 
ਬੁਢਾਪੇ ਵਿਚ ਨਹੀਂ ਬੀਜਿਆ ਜਾਇਆ ਕਰਦਾ, ਕਿਉਂਕਿ 
ਬੁਢਾਪੇ ਵਿਚ ਵੀਹ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ 
ਹਨ, ਘਰ ਦੀਆਂ ਅਨੇਕਾਂ ਸਮਸਿਆਵਾਂ ਆ ਜਾਂਦੀਆਂ ਹਨ, 
ਘਰ ਦੀ ਆਰਥਿਕ ਹਾਲਤ ਖਰਾਬ ਹੋ ਜਾਂਦੀ ਹੈ। 


ਚਿੰਤਾ ਹੀ ਚਿੰਤਾ ਹੈ। ਬੁਢਾਪੇ ਵਿਚ ਤਾਂ ਇਹ ਚਿਤਾ 


ਹਲ 
੍ਰ 
ਹਦ 
ਰਤ 
ਹਉ 
ਪਤ 
ਰੂਹ 3 
9 


ਐਂ 
ਨ 
3 
ਇ 
3. 
ਰਤ 
ਕੂ 
ਤਹ 


ਪ੍ਰੋ 

ਪ੍ਰੋ 

3 

ਹੂ 

ਹਰ 

ਸਿ 

3 

ਹੂ 

ਹਾ 
ਤੂ 


ਕਰ 
ਰੰ 
੨ 
3 
ਰੰ 
੨ 


ਧੂ ਪ੍ਰਹਿਲਾਦ ਜਪਿਓ ਗਰ ਜੈਸੇ / ਪੰਨਾ - 337 


ਉਹ ਵੀ ਲੰਘ ਜਾਂਦਾ ਹੈ। ਪਰ ਬੁਢਾਪਾ ਆਏ ਤੇ ਕੀ ਬਣਨੈ, 
ਰੱਬ ਦਾ ਉਲਾਂਭਾ ਲਾਹੁਣ ਵਾਲੀ ਗੱਲ ਹੈ। 


੧3।10181151631)60£11131.੮0।੧) 


ਨਿਕੇ` ਹੋਏ ਢੱਗੇ` ਚਾਰੇ ਵੱਡੇ ਹੋਏ ਹਲ ਵਾਹਿਆ / 

ਬਢੇ ਹੋਏ ਫੜ ਲਈ ਆਲਾ ਰੱਝ ਦਾ ਉਲਾਂਤਾ ਲਾਹਿਆ ॥ 

ਲੇਕਿਨ ਮਹਾਰਾਜ ਜੀ ਕਹਿੰਦੇ ਹਨ ਕਿ ਭਾਈ ਹੌਸਲਾ 
ਨਾ ਛੱਡੋ । ਫਰੀਦ ਜੀ ਨੇ ਕਹਿ ਦਿਤਾ ਸੀ - 


ਫਗੀਦਾ ਕਾਲ? ਜਿਨ ਨ ਰੱਵਿਆ ਧਉਂਲੀ ਰਾਵੈ ਕੋਇ 4 
ਕਾਰੈ ਸਾਂਈ ਸਿਉਂ ਪਿਰਹੜੀ ਰੰਗੁ ਨਵੇਲਾ ਹੋਇ ॥ 
ਪੰਨਾ - 1378 
ਮਹਾਰਾਜ ਤੀਸਰੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਫਰੀਦ 
ਸਾਹਿਬ! ਇਸ ਤਰ੍ਹਾਂ ਦਿਲ ਨਾ ਤੋੜੋ ਤੇ ਫੁਰਮਾਨ ਕੀਤਾ - 
ਫਗੀਦਾ ਕਾਲੀ ਧਉਂਲੀ ਸਾਹਿਬ ਸ਼ਦਾ ਹੈ 
ਲੇ ਕੰ ਚਿਤਿ ਕਰੇ ॥ ਪੰਨਾ - 1378 
ਬੁਢਾਪੇ ਉਦਾਸ ਨਹੀਂ ਹੋਣਾ ਚਾਹੀਦਾ ਕਿ ਮੈਂ ਹੁਣ ਬੁਢਾ ਹੋ 
ਗਿਆ, ਮੈਥੋਂ ਨਾਮ ਨਹੀਂ ਜਪਿਆ ਜਾਣਾ। ਕੇਵਲ ਮਨ ਦਾ ਰੁਖ 
ਬਦਲਣ ਦੀ ਲੋੜ ਹੈ। ਇਹ ਕਦੇ ਵੀ ਬਦਲ ਸਕਦਾ ਹੈ। 
ਆਪਣਾ ਲਾਇਆ ਪਗ ਨ ਲਗਈ ਜੇ ਲੋਚੈ ਸਭ ਕੋਇ/ 
ਏਹੁ ਪਿਰਮ ਪਿਆਲਾ ਖਸਮ ਕਾ ਜੋ ਭਾਵੈ ਤੰ ਦੇਇ 4 
ਪੰਨਾਂ - 7378 
ਇਹ ਬਿਲਕੁਲ ਠੀਕ ਹੈ ਕਿ ਆਪਣੇ ਆਪ ਇਸ ਪਾਸੇ 
ਲਗਣਾ ਮੁਸ਼ਕਲ ਹੈ ਲੇਕਿਨ ਅਰਦਾਸ ਤਾਂ ਕਰੇ, ਲਗਨ ਤਾਂ 
ਪੈਦਾ ਕਰੇ ਕਿ ਮੇਰਾ ਮਨੁਖਾ ਜਨਮ ਲੈਘਦਾ ਜਾ ਰਿਹੈ। ਜਿੰਨੀ 
ਜਲਦੀ ਇਹ ਸਮਝ ਜਾਵੇ ਉਨਾ ਹੀ ਚੰਗਾ ਹੈ, ਜੇਕਰ ਵਿਚਾਲੇ 
ਰਹਿ ਜਾਵੇ ਉਸ ਨੂੰ ਯੋਗ-ਭਰਿਸ਼ਟ ਕਹਿੰਦੇ ਹਨ ਕਿ ਇਹ ਸਿਰੇ 
ਨਹੀਂ ਪਹੁੰਚ ਸਕਿਆ, ਇਸ ਦਾ ਯੋਗ ਵਿਚਾਲੇ ਰਹਿ ਗਿਆ। 
ਫੇਰ ਹੁੰਦਾ ਕੀ ਹੈ ਕਿ ਇਸ ਨੂੰ ਜਨਮ ਧਾਰਨਾ ਪੈਂਦਾ ਹੈ। ਕੀ 
ਪਤੈ ਕਿਥੇ ਜਨਮ ਮਿਲ ਜਾਵੇ, ਹੁਣ ਚੰਗੇ ਘਰ ਵਿਚ ਹੈ, ਫੇਰ 
ਗਰੀਬ ਘਰ ਵਿਚ ਜਨਮ ਮਿਲ ਜਾਵੇ, ਘਾਹ ਖੋਤ ਖੋਤ ਕੇ, 
ਵੇਚ ਕੇ ਗੁਜ਼ਾਰਾ ਕਰਨਾ ਧੈ ਜਾਵੇ ਤੇ ਦੱਸੋ ਫਿਰ ਗਰੀਬੀ ਦੀ 
ਹਾਲਤ ਵਿਚ ਰੋਜੀ ਰੋਟੀ ਕਮਾਏਗਾ ਕਿ ਨਾਮ ਜਪੇਗਾ। ਜਦ 
ਤਕ ਇਹਦੇ ਕੋਲ ਕੁੱਲੀ, ਜੁੱਲੀ, ਗੁੱਲੀ ਨਹੀਂ ਤਾਂ ਇਸ ਦੀ 
ਹੀ ਚਿੰਤਾ ਰਿਹਾ ਕਰੇਗੀ। ਨਾ ਹੀ ਇਸ ਨੂੰ ਸਤਸੈਗ ਜਾਣ 
ਦਾ ਸਮਾਂ ਮਿਲੇ, ਨਾ ਹੀ ਇਸ ਨੂੰ ਕਿਸੇ ਮਹਾਂਪੁਰਸ਼ ਦਾ ਮਿਲਾਪ 
ਹੋ ਸਕੇਗਾ। ਮਹਾਰਾਜ ਜੀ ਕਹਿੰਦੇ ਹਨ ਕਿ ਜੋ ਕੁਝ ਕਰਨੈ 
ਤੂੰ ਹੁਣ ਹੀ ਕਰ ਲੈ, ਫੇਰ ਨਹੀਂ ਕਰ ਹੋਣਾ। 
ਜੋ ਕਿਛੁ ਕਗਹਿ ਸੋਈ ਅਬ ਸਾਰ ॥ 
ਫਿਰਿ ਪਛੁਤਾਹ ਨ ਪਾਵਹ` ਪਾਰ ॥ ਪੰਨਾ - 7159 
ਜਿਹੜਾ ਕੁਝ ਕਰਨੈ, ਇਸ ਨਰ-ਨਰਾਇਣੀ ਦੇਹੀ ਨਾਲ 
ਹੀ ਕਰ ਲੈ, ਇਹਦੇ ਅੰਦਰ ਅੰਦਰ ਹੀ ਕਰ ਲਵੋ । ਇਹ ਵੀ 
ਕੋਈ ਪਤਾ ਨਹੀਂ ਕਿ ਜੇ ਇਸ ਪੌੜੀ ਦੇ ਡੰਡੇ ਤੋਂ ਹੱਥ ਛੁਟ 
ਗਿਆ, ਫੇਰ ਕਿਹੜਾ ਮਨੁਖ ਬਣਨ ਦੀ ਕੋਈ ਗਰੈਟੀ ਹੈ। ਸਾਧ 
ਸੰਗਤ ਜੀ! ਜਿਸ ਨੇ ਹੁਣ ਤੱਕ ਗੁਰੂ ਹੀ ਨਹੀਂ ਧਾਰਿਆ, ਉਹ 


ਪਤਾ ਨਹੀਂ ਲਗਦਾ ਕਿ ਕਿਸਮਤ ਕੇਹੋ ਜਿਹੀ ਹੋਵੇ, ਕਿਹੋ ਜਿਹੇ 
ਕਰਮ ਹੋਣ ਕਿ ਉਸੇ ਘਰ ਦੇ ਅੰਦਰ ਮਜ਼ਦੂਰ ਬਣ ਕੇ ਆ 


%। 5320੫ 18£[। 5।੧੬। .। ੬00੧ 


13 


ਗੁ ਸੁ ਪੰਨਾ - 435 
ਜਿਥੇ ਨਿਗੁਰਾ ਬੈਠ ਜਾਵੇ ਉਹ ਧਰਤੀ ਭਰਿਸ਼ਟ ਹੋ 
ਜਾਇਆ ਕਰਦੀ ਹੈ। ਸਵਾ ਗਜ਼ ਲੈਬੀ ਚੌੜੀ ਤੇ ਸਵਾ ਗਜ਼ 
ਡੁੰਘੀ ਧਰਤੀ ਨਿਗੁਰੇ ਪੁਰਸ਼ ਦੇ ਬੈਠਣ ਨਾਲ ਭਰਿਸ਼ਟ ਹੋ 
ਜਾਇਆ ਕਰਦੀ ਹੈ। ਜਿਥੇ ਪ੍ਰਭੂ ਦਾ ਪਿਆਰਾ ਬੈਠ ਜਾਵੇ ਉਹ 
ਧਰਤੀ ਪਵਿੱਤਰ ਹੋ ਜਾਂਦੀ ਹੈ। 
ਜਿਥੈ ਬੈਸ਼ਨਿ ਸਾਧ ਜਨ ਸੋ ਥਾਨ ਸ਼ਹੰਦਾ॥ 
ਓਇ ਸ਼ੇਵਨਿ ਸੰਮ੍ਰਿ ਆਪਣਾ ਬਿਨਸੈ ਸਭੁ ਮੰਦਾ / 
ਪੰਨਾ - 379 
ਉਹ ਸਥਾਨ ਸੁਹਾਵੇ ਅਤੇ ਪੂਜਣ ਯੋਗ ਹੋ ਜਾਇਆ 


ਵੇ ਜਬਤ 


ਹੈ। ਖਰੜ ਗਿਆਨ ਕਿਸੇ ਕਿਤਾਬ ਵਿਚ ਨਹੀਂ ਲਿਖਿਆ ਹੁੰਦਾ, 
ਬਸ ਜਿਹੜਾ ਜੋਰ ਨਾਲ ਬੋਲ ਗਿਆ, ਬੋਲ ਗਿਆ। ਇਹ 
ਗਿਆਨ ਥੋੜ੍ਹੀ ਸਮਝ ਵਾਲੇ ਬੈਦਿਆਂ ਨੂੰ ਇਸ ਖਰੜ ਗਿਆਨ 
ਰਾਹੀਂ ਕਾਇਲ ਕਰ ਲੈਂਦੇ ਹਨ। ਕੋਈ ਗੱਲ ਉਸ ਨਾਲ ਕਰੋ, 
ਆਪਣੇ ਮਨ ਦੀ ਮੱਤ ਨਾਲ ਗੱਲ ਘੜ ਲਵੇਗਾ। ਜੇਕਰ ਉਸ 
ਨੂੰ ਆਖੋ ਕਿ ਜਿਹੜੀ ਸ਼ਰਾਬ ਹੈ ਇਹ ਸੱਤ ਕੁਲਾਂ ਦਾ ਨਾਸ 
ਕਰ ਦਿੰਦੀ ਹੈ, ਐਸਾ ਸਿਆਣਿਆਂ ਦਾ ਮਤ ਹੈ। 

ਮਦੁਰਾ ਦਹਿਤੀ ਸ਼ਪਤ ਕੁਲ ਭਾਂਗ ਦਹੇ ਤਨ ਏਕ ॥ 

ਜਗਤ ਜੂਠ ਛੱਤ ਕੁਲ ਦਹੇ' ਨਿੰਦਾ ਦਹੇ ਅਨੇਕ 4 

ਸ਼ਰਾਬ ਜੋ ਹੈ ਖੂਨ ਵਿਚ ਦਾਖਲ ਹੋ ਜਾਂਦੀ ਹੈ ਤੇ ਕੈਂਸਰ 
ਦਾ ਬੀਜ ਲੈ ਕੇ ਚਲੀ ਜਾਂਦੀ ਹੈ। ਸੱਤਾਂ ਕੁਲਾਂ ਤੱਕ ਕਿਸੇ 
ਨਾ ਕਿਸੇ ਦੇ ਜਰੂਰ ਕੈਂਸਰ ਹੋ ਜਾਂਦਾ ਹੈ। ਦਰਗਾਹ ਵਿਚ ਵੀ 
ਧੱਕੇ ਖਾਂਦਾ ਹੈ, ਇਸ ਨੂੰ ਦਰਗਾਹ ਵਿਚ ਥਾਂ ਨਹੀਂ ਮਿਲਿਆ 
ਕਰਦਾ। 

ਖਸਮ ਧੱਕੇ ਖਇ॥ 


ਭੰਗ ਇਕ ਤਨ ਦਾ ਨਾਸ਼ ਕਰਦੀ ਹੈ ਅਤੇ ਤਮਾਕੂ ਸੌ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਹਿਤ ਲਿਪਤ ਵਾ 


ਪੰਨਾ - 7356 
ਗੁਰੁ ਮੰਤਰ ਉਸ ਨੂੰ ਕਹਿੰਦੇ ਹਨ ਕਿ ਜਿਹੜਾ ਮੰਤਰ 


ਗੁਰੂ ਸਿਖ ਬਨਾਉਣ ਵੇਲੇ ਦਿਆ ਕਰਦਾ ਹੈ, ਜਿਹੜਾ ਮੰਤਰ 


ਰਾਮ ਰਾਮ ਸਭ ਕੇ ਕਹੈ ਕਹਿਐ ਰਘ ਨ ਹੋਇ॥ 
ਗੁਰ ਪਰਸਾਦੀ ਰਾਮ: ਅਨਿ ਵਸੈ ਤਾ ਫਲ ਪਾਵੈ ਕੀਇ॥ 
ਪੰਨਾਂ - 491 
ਗੁਰੁ ਦੀ ਕਿਰਪਾ ਨਾਲ ਜੇ ਮਨ ਵਿਚ ਵਸ ਜਾਵੇ ਤਾਂ 
ਫਲ ਮਿਲਦਾ ਹੈ। ਆਹ ਬੋਹੜ ਦੀਆਂ ਗੋਹਲਾਂ ਹੁੰਦੀਆਂ ਹਨ, 


ਹੀ ਹੋਇਆ ਕਰਦਾ ਹੈ। ਜਿਵੇਂ ਧਾਨ ਬੀਜਣੇ ਹਨ, ਜੇ ਤਾਂ 
ਜਮੀਨ ਵਿਚ ਕੱਦੂ ਕੀਤਾ ਹੋਇਐ ਫੇਰ ਤਾਂ ਧਾਨਾਂ ਦਾ ਬੂਟਾ 
ਉਸ ਵਿਚ ਜੜ੍ਹ ਫੜ ਲਵੇਗਾ, ਜੇਕਰ ਬਜਰ ਵਿਚ ਲਾਵੋ, 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਪੰਨਾ - 1356 


ਇਤ 
ਲੋ ਸ਼ੈਤਾਨ ਵੰਵਇਆ ਸ਼ੇ ਕਿਤ ਫੇਗਹਿ ਚਿਤ 
ਪੰਨਾ - 7378 


੧3।1018115163160£11131.੮0।੧) 


ਚਾਰੇ ਵੇਦ, ਸਤਾਈ ਸਿਮ੍ਤੀਆਂ, ਉਪਨਿਸ਼ਦਾਂ, ਗੀਤਾ 
ਤੇ ਹੋਰ ਅਨੇਕਾਂ ਧਰਮ ਗਰੈਥ ਮੱਤਾਂ ਦੇ ਰਹੇ ਹਨ, ਕੁਰਾਨ 
ਸ਼ਰੀਫ, ਤੌਰੇਤ, ਅੰਜੀਲ, ਜੰਬੁਰ, ਬਾਈਬਲ, ਸਮਝਾ ਸਮਝਾ ਕੇ 
ਕਹਿ ਰਹੇ ਹਨ, ਮਹਾਤਮਾ ਉਚੀ ਉਚੀ ਬੋਲ ਕੇ ਸਮਝਾ ਰਹੇ 
ਹਨ ਕਿ ਭਾਈ ਹੁਣ ਤੇਰਾ ਮੌਕਾ ਆਇਆ ਹੋਇਐ। ਮੌਕਾ ਨਾ 
ਸੰਭਾਲਿਆ ਤਾਂ ਪਛਤਾਉਂਦਾ ਰਹੇਂਗਾ। ਇਕ ਚੱਕਰ ਤੋਂ' ਦੂਸਰੇ 
ਚੱਕਰ ਤੱਕ ਮਨੁਖ ਬਣਨ ਨੂੰ ਦਸ ਕਰੋੜ ਸਾਲ ਲੱਗਦੇ ਹਨ, 
ਕਿੰਨਾ ਲੰਬਾ ਚੌੜਾ ਸਮਾਂ ਹੈ। 
ਫਿਰਤ ਫਿਰਤ ਬਹੁਤੇ ਜੁਗ ਹਾ/ਰਓ ਮਆਾਨਸ਼ ਦੇਹ ਲਹ ॥ 
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ / 
ਪੰਨਾ - 632 
ਬਾਰ ਬਾਰ ਸਮਝਾਉਂਦੇ ਹਨ ਕਿ ਇਹ ਜਿਹੜੀ ਤੇਰੀ 
ਦੇਹੀ ਹੈ ਇਸ ਨੂੰ ਦੇਵਤਾ ਲੋਕ ਵੀ ਤਰਸਦੇ ਹਨ ਕਿ ਅਸੀਂ 
ਕਦੋਂ ਮਨੁਖ ਜਾਮਾ ਧਾਰਨ ਕਰੀਏ ਤੇ ਪ੍ਰਮੇਸ਼ਰ ਦਾ ਭਜਨ 


%। 5320੫ 18£[। 5।੧੬। .। ੬00੧ 


15 


ਦਿੰਦਾ ਹੈਂ ? ਜੇ ਤੁੰ ਇਕੱਲਾ ਦੁਖੀ ਹੋਵੇਂ ਤਾਂ ਕੋਈ ਗੱਲ ਨਹੀਂ 
ਹੈ। ਠੀਕ ਹੈਂ, ਤੂੰ ਕਰਦਾ ਹੈਂ` ਤੇ ਭੁਗਤਦਾ ਹੈ'। ਤੇਰੀ ਇਸ 
ਮਾੜੀ ਆਦਤ ਕਰਕੇ ਤੇਰੀ ਕੌਮ ਭੁਗਤਦੀ ਹੈ ਅਤੇ ਸਾਰੇ ਲੋਕ 
ਸਰਦਾਰਾਂ ਨੂੰ ਸ਼ਰਾਬੀਆਂ ਦੀ ਕੌਮ ਆਖਦੇ ਹਨ। 

ਇਕ ਵਾਰੀ ਮੈਂ ਟਰੇਨ ਵਿਚ ਯੂ.ਪੀ. ਜਾ ਰਿਹਾ ਸੀ, ਉਹ 


ਨਹੀਂ ਬੈਠਣ ਦਿੰਦੇ। ਮੈਨੂ ਨਾਲ ਦੀ ਨਾਲ ਰੀ ਜਵਾਬ ਦਿੱਤਾ 
ਕਿ ਸਰਦਾਰ ਜੀ! ਤੁਸੀਂ ਵੀ ਤਾਂ ਸ਼ਰਾਬ ਪੀਈ ਜਾਂਦੇ ਹੋ। ਦੱਸੋ 
ਹੁਣ ਕੀ ਜਵਾਬ ਦੇਈਏ। ਸਾਡੀ ਕੌਮ ਸ਼ਰਾਬੀਆਂ ਦੀ ਕੌਮ 


ਕਿਉਂ ਨੀਵਾਂ 
ਹੋ ਗਿਆ। ਰੋਪੜ ਜਿਲੇ ਦੇ ਇਕ ਇਕ ਪਿੰਡ ਵਿਚ ਪੰਜ ਪੰਜ 
ਕਿਲੋ ਜਰਦਾ ਖਾਂਦੇ ਸੀ। ਜੈਡਪੁਰ ਮੈਨੂੰ ਪ੍ਰੇਮੀਆਂ ਨੇ ਦੱਸਿਆ 
ਕਿ ਸਾਡੇ ਪਿੰਡ ਰੋਜ਼ ਦੁਕਾਨਦਾਰ ਪੰਜ 


ਹੈ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਬੱਚੇ ਨੇ ਦੇਖੋ! ਆਪਣੇ ਸਰੀਰ ਅੰਦਰ ਕਿੰਨੀ ਜ਼ਹਿਰ ਪਾ 
ਦਿਤੀ ਤੇ ਸਾਨੂੰ ਉਸ ਦਾ ਕਿੰਨਾ ਦੁਖ ਮਹਿਸੂਸ ਹੋਇਆ ਹੈ। 
ਸੋ ਇਹ ਜਰਦਾ ਖਾਂਦੇ ਨੇ, ਸੁਰਤ ਮਾਰੀ ਰਹਿੰਦੀ ਹੈ। ਜਿਹੜਾ 


ਨਹੀਂ ਕੀਤੀ ਤੇ ਪਾਣੀ ਨਹੀਂ ਦਿਤਾ ਅਤੇ ਫਸਲਾਂ ਖਰਾਬ ਹੋ 
ਰਹੀਆਂ ਹਨ ਅਤੇ ਕਣਕਾਂ ਦੇ ਵਿਚ ਸ਼ੇਰ ਫਿਰ ਰਿਹਾ ਹੈ ਤੇ 
ਇਥੇ ਖੇਤਾਂ ਵਿਚ ਹੀ ਰਹਿੰਦਾ ਹੈ। ਮਹਾਰਾਜ ਜੀ ਕਹਿਣ ਲੱਗੇ 
ਕਿ ਤੁਸੀਂ ਐਨੇ ਜਣੇ ਹੋ, ਇਕੱਠੇ ਹੋ ਕੇ ਕੱਢ ਦਿਓ। ਕਹਿਣ 
ਲੱਗੇ ਮਹਾਰਾਜ! ਉਸ ਤੋਂ ਡਰ ਬੜਾ ਲਗਦੈ, ਉਹ ਤਾਂ ਬਹੁਤ 
ਭਾਰੀ ਸ਼ੇਰ ਹੈ। ਮਹਾਰਾਜ ਜੀ ਕਹਿਣ ਲੱਗੇ ਕਿ ਅੱਛਾ! ਤੁਸੀਂ 
ਬਹੁਤ ਡਰਦੇ ਹੋ ? ਕਹਿੰਦੇ, ਹਾਂ ਜੀ। ਇਕ ਸਿੰਘ ਨੂੰ ਭੇਜਿਆ, 
ਕਹਿੰਦੇ ਆਹ ਡੋਡਾ ਲੈ ਜਾ, ਪੰਜ ਸੱਤ ਡੰਡੇ ਮਾਰ। ਜਿਸ 
ਵਖਤ ਉਸ ਨੇ ਡੰਡੇ ਮਾਰੇ ਤਾਂ ਮੂਹਰੇ ਹੋ ਕੇ ਦੌੜ ਪਿਆ ਤੇ 


ਕੌਤਕ ਹੈ ? ਕਹਿਣ ਲੱਗੇ ਕਿ ਸਿੰਘੋ ਯਾਦ ਰੱਖੋ, ਜਿੰਨਾ ਚਿਰ 
ਤੁਹਾਡੇ ਉਤੇ_ ਇਹ ਸ਼ੇਰ ਦੀ ਖੱਲ ਹੈ, ਉਨਾ ਚਿਰ ਲੋਕਾਂ ਨੂੰ 
ਭੁਲੇਖਾ ਰਹਿਣੈ ਤੇ ਤੁਹਾਥੋਂ ਡਰਦੇ ਰਹਿਣਗੇ ਤੇ ਜਿਸ ਦਿਨ 
ਪਤਾ ਲੱਗ ਗਿਆ ਕਿ ਇਹ ਤਾਂ ਗਧੇ ਉਤੇ ਸ਼ੇਰ ਦੀ ਖੱਲ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਬੈਠਦੇ ਹਨ। ਪਰ ਮੈਨੂੰ ਮਤਲਬ ਸਿਰਫ ਐਨਾ ਹੈ ਕਿ ਤੁਹਾਡਾ 
ਜੀਵਨ ਸੁਥਰਾ ਹੋ ਜਾਵੇ। ਜਿਹੜਾ ਮਨੁਖ ਦਾ ਜਾਮਾ ਮਿਲਿਐ, 
ਇਸ ਦੀ ਕੀਮਤ ਦਾ ਪਤਾ ਲਗ ਜਾਵੇ, ਇਸ ਦੀ ਕਦਰ 
ਪਤਾ ਲੱਗ ਜਾਵੇ। ਇਸ ਵਾਸਤੇ ਮੈਂ ਪਿੰਡ ਪਿੰਡ ਤੁਰਿਆ 
ਫਿਰਦਾ ਹਾਂ। ਮੈਨੂੰ ਇਸ ਦਾ ਕੋਈ ਫਿਕਰ ਨਹੀਂ, ਮੈਨੂੰ 
ਆਪਣੀ ਬੇਅਰਾਮੀ ਦਾ ਕੋਈ ਨਹੀਂ, ਮੈਨੂੰ ਤਾਂ ਇਹੀ ਹੈ ਕਿ 
ਘੱਟੋ ਘਟ ਗੁਰੂ ਮਹਾਰਾਜ ਜੀ ਦੇ ਦਰਬਾਰ ਵਿਚ ਹਾਜਰੀ ਲੱਗ 
ਰਹੀ ਹੈ ਕਿਉਂਕਿ ਗੁਰੂ ਮਹਾਰਾਜ ਜੀ ਕਹਿੰਦੇ ਹਨ - 
ਜਬ ਲਗੁ ਦੁਨੀਆ ਰਹੀਐ ਨਾਨਕ 
ਕਿਛੁ ਸ਼ਣੀਐ ਕਿਛੁ ਕਹੀਐ / ਪੰਨਾ - 667 
ਜਿੰਨਾ ਚਿਰ ਰਹਿਣੈ, ਉਨਾ ਚਿਰ ਕੁਛ ਨਾ ਕੁਛ ਕਰਦੇ 
ਹੀ ਰਹਿਣਾ ਹੈ। ਜਿਨੇ ਕੁ ਆਦਮੀ ਆਵਾਜ਼ ਸੁਣ ਲੈਣਗੇ, 
ਕਮ-ਸੇ-ਕਮ ਮਹਾਰਾਜ ਜੀ ਤਾਂ ਕਹਿਣਗੇ ਕਿ ਚੰਗਾ ਕੀਤਾ, 
ਸੈਸਾਰ ਵਿਚ ਜਾ ਕੇ ਗੁਰ ਦਾ ਉਪਦੇਸ਼ ਦੱਸ ਕੇ ਆਏ ਹੋ। 
ਗੁਰੁ ਮਹਾਰਾਜ ਜੀ ਖੁਸ਼ ਹੋ ਜਾਣ ਤਾਂ ਹੋਰ ਕੀ ਚਾਹੀਦਾ ਹੈ। 
ਉਨ੍ਹਾਂ ਦੀ ਖੁਸ਼ੀ ਸਾਨੂੰ ਇਥੋਂ ਦੇ ਕਰੋੜਾਂ ਰੁਪਿਆਂ ਤੋਂ ਵੀ ਕਿਤੇ 
ਵੱਧ ਹੈ। ਇਸ ਕਰਕੇ ਅਸੀਂ ਆਵਾਜ਼ ਦਿੰਦੇ ਹਾਂ ਕਿ ਭਾਈ! 
ਮਹਾਰਾਜ ਜੀ ਦਾ ਇਹ ਫੁਰਮਾਨ ਧਿਆਨ ਨਾਲ ਸੁਣੋ । 
ਗੁਰ ਮੰਤ ਗੰਣਸ਼੍‌ ਲੋ ਪ੍ਰਾਣੀ ਧ੍ਰਿਗੰਤ ਜਨਮ ਭ੍ਸ਼ਟਣਹ 4 
ਪੰਨਾ - 1358 
ਜਿਸ ਨੇ ਗੁਰੂ ਧਾਰ ਕੇ ਗੁਰੂ ਦਾ ਮੰਤਰ ਪ੍ਰਾਪਤ ਨਹੀਂ 
ਕੀਤਾ ਉਸ ਦਾ ਜਨਮ ਭ੍ਰਿਸ਼ਟਿਆ ਹੋਇਆ ਹੁੰਦਾ ਹੈ ਪਰ ਇਸ 
ਆਵਾਜ਼ ਨੂੰ ਬਹੁਤ ਘੱਟ ਪ੍ਰੇਮੀ ਗਹੁ ਨਾਲ ਸੁਣਦੇ ਹਨ 
ਕਿਉਂਕਿ ਜੇ ਇਹ ਨਹੀਂ ਸੁਣਦੇ ਤਾਂ ਇਹ ਜ਼ਿੰਦਗੀ ਦਾ ਦੂਜਾ 
ਪੱਖ ਹੈ। ਕਿਉਂਕਿ ਮਾੜੇ ਬੀਜ ਬੀਜ ਕੇ ਮਾੜੇ ਕਰਮਾਂ ਵਿਚ 
ਪੈ ਕੇ ਦੁਖ ਹੀ ਦੁਖ ਹਨ, ਇਹ ਦੋਸ਼ ਆਪਣੇ ਬੀਜੇ ਹੋਏ 
ਕਰਮਾਂ ਦਾ ਹੈ। 
“ਚਲਦਾ” 


੧3।101181151631)62£11131.੮0।੧) 


ਸੈਤ ਤੁਮਾਰੇ, ਤੁਮਰੇ ਪ੍ਰੀਤਮ 


(ਲੜੀ ਜੌੜਨ ਲਈ ਦੋਖੋ, ਅਪ੍ਰੰਲ ਅੰਕ, ਪੰਨਾ - 9) 

ਆਪ ਜੀ ਨੇ ਸਕੂਲ ਦੀ ਪੜ੍ਹਾਈ ਦੇ ਨਾਲ ਨਾਲ ਨਾਮ 
ਅਭਿਆਸ ਕਦੀ ਨਹੀਂ ਸੀ ਛੱਡਿਆ। ਸਕੂਲ ਦੀ ਪੜ੍ਹਾਈ ਵੀ 
ਕਰਦੇ ਸਨ ਅਤੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ 
ਕੀਰਤਨ ਵੀ ਸੁਣਦੇ ਜਾਂ ਕਰਦੇ ਸਨ। ਘਰ ਦੇ ਹਰ ਪ੍ਰਕਾਰ 
ਦੇ ਕੰਮਾਂ ਕਾਰਾਂ ਵਿਚ ਹੱਥ ਵਟਾਉਂਦੇ ਜਿਵੇਂ ਖੇਤੀ ਬਾੜੀ ਦੇ 
ਕੰਮ, ਪੱਠੇ ਵੱਢਣੇ , ਪਸ਼ੂਆਂ ਦੀ ਦੇਖ ਭਾਲ ਕਰਨੀ, ਵਢਾਈ, 
ਬੀਜਾਈ ਅਤੇ ਖੂਹ ਉਤੇ ਹਲਟ ਹੱਕਣਾ ਤੇ ਨੱਕੇ ਛੱਡਣੇ 
ਆਦਿ। ਇਸ ਤਰ੍ਹਾਂ ਕਰਦੇ ਕਰਦੇ ਆਪ ਨੇ ਦਸਵੀਂ ਦਾ 
ਇਮਤਿਹਾਨ ਪਾਸ ਕਰ ਲਿਆ ਅਤੇ ਉਸ ਤੋਂ ਬਾਅਦ 
ਲੁਧਿਆਣੇ ਪੁਰੀਸਨ ਕਾਲਜ ਵਿਚ ਦਾਖਲਾ ਲੈ ਕੇ ਟਾਈਪਿੰਗ, 
ਸ਼ਾਰਟਹੈਂਡ ਅਤੇ ਟੈਲੀਗਰਾਫੀ ਦਾ ਕੋਰਸ ਕੀਤਾ । ਪਰੋਤੂ ਇਹ 
ਸਭ ਕਰਦਿਆਂ ਹੋਇਆਂ ਵੀ ਆਪ ਦਾ ਜ਼ਿਆਦਾ ਝੁਕਾਅ 
ਭਗਤੀ ਤੇ ਸਿਮਰਨ ਵੱਲ ਹੀ ਰਹਿੰਦਾ ਸੀ। ਆਪ ਜੀ ਦੂਰ 
ਦੂਰ ਦਾ ਸਫਰ ਤਹਿ ਕਰਕੇ ਸੈਤਾਂ ਦੇ ਪਾਸ ਜਾਂਦੇ ਰਹਿੰਦੇ ਸੀ। 
ਆਪ ਜੀ ਨੇ ਮਸਤੂਆਣਾ ਸਾਹਿਬ ਸੈਤ ਬਾਬਾ ਅਤਰ ਸਿੰਘ 
ਜੀ ਪਾਸ ਅਤੇ ਕਮਾਲਪੁਰ ਦੇ ਸੈਤ ਬਾਬਾ ਸ਼ਮਸ਼ੇਰ ਸਿੰਘ ਜੀ 
ਪਾਸ ਚਲੇ ਜਾਣਾ ਅਤੇ ਉਨ੍ਹਾਂ ਪਾਸ ਕਈ ਕਈ ਮਹੀਨੇ 
ਨਿਵਾਸ ਕਰਕੇ ਨਾਮ ਦਾ ਅਭਿਆਸ ਕਰਦੇ ਰਹਿੰਦੇ ਸੀ। ਆਪ 
ਨੇ ਦੱਸਿਆ ਸੀ ਕਿ ਕਮਾਲਪੁਰ ਵਾਲੇ ਸੈਤ ਸ਼ਮਸ਼ੇਰ ਸਿਘ ਬਹੁਤ 
ਭਜਨ ਬੈਦਗੀ ਕਰਿਆ ਕਰਦੇ ਸਨ ਅਤੇ ਮੈਨੂੰ ਵੀ ਭਜਨ 
ਬੋਦਗੀ ਦਾ ਸ਼ੌਕ ਸੀ, ਅਸੀਂ ਦੋਹਾਂ ਨੇ ਘੰਟਿਆਂ ਬੱਧੀ ਸਮਾਧੀ 
ਸਥਿਤ ਹੋ ਕੇ ਬੈਠੇ ਰਹਿਣਾ। ਦੋਨਾਂ ਨੂੰ ਇਸ ਤਰ੍ਹਾਂ ਹੁੰਦਾ ਸੀ 
ਕਿ ਮੈਂ ਬਾਅਦ ਵਿਚ ਉਨਾਂ ਤੇ ਦੂਸਰਾ ਪਹਿਲਾਂ ਉਠ ਖੜ੍ਹੇ 
ਭੁਖ ਪਿਆਸ ਕਿਧਰੇ ਹੀ ਨੱਠੀ ਰਹਿੰਦੀ ਸੀ। ਬੱਸ ਚੌਵੀ ਘੰਟਿਆਂ 
ਵਿਚੋਂ ਦੋ ਘੰਟੇ ਆਰਾਮ ਕਰਿਆ ਕਰਦੇ ਸੀ ਉਹ ਵੀ ਘਰੋੜੇ 
ਜਾਂ ਵਾਣ ਦੇ ਮੰਜੇ ਤੇ ਪਿਆ ਕਰਦੇ ਸੀ ਤੇ ਉਤੇ ਨਿਕੀ 
ਪਤਲੀ ਜਿਹੀ ਚਾਦਰ ਲੈ ਕੇ ਸੌਂਦੇ ਸੀ ਕਿਉਂਕਿ ਜੇ ਚੰਗਾ 
ਬਿਸਤਰਾ ਤੇ ਮੋਟਾ ਕਪੜਾ ਕੈਬਲ ਆਦਿ ਠੰਢ ਵਿਚ ਲੈ ਕੇ 
ਸੈਂਦੇ ਤਾਂ ਜਾਗ ਨਹੀਂ ਸੀ ਖੁਲ੍ਹਿਆ ਕਰਦੀ ਤੇ ਫਿਰ ਭਜਨ 


੨. ਤਪ, 


ਕਿਹੜੇ ਵੇਲੇ ਕਰਦੇ ? 


ਜਦੋਂ ਠੰਢ ਲੱਗਣੀ ਉਸ ਵੇਲੇ ਉਠ ਕੇ ਦਾਤਣ, ਕੁਰਲਾ, 
ਕਿਰਿਆ, ਇਸ਼ਨਾਨ ਆਦਿ ਕਰਕੇ ਫੇਰ ਭਜਨ ਤੇ ਬੈਠ 
ਜਾਇਆ ਕਰਦੇ ਸੀ। ਦੋਹਾਂ ਨੇ ਕੈਧ ਵੱਲ ਨੂੰ ਮੂੰਹ ਕਰਕੇ ਬਹਿ 
ਜਾਣਾ ਤੇ ਭਜਨ ਦਾ ਅਨੰਦ ਮਾਨਣਾ। ਸਾਰੇ ਦਿਨ ਵਿਚ 
ਇਕ ਫੁਲਕਾ, ਥੋੜ੍ਹੀ ਜਿਹੀ ਦਾਲ ਤੇ ਦੁਧ ਆਦਿ ਛੱਕ ਲਿਆ 
ਕਰਦੇ ਸੀ। ਖੁਰਾਕ ਬਹੁਤ ਥੋੜ੍ਹੀ ਸੀ ਕਿਉਂਕਿ ਜਿਆਦਾ ਪੇਟ 
ਭਰ ਕੇ ਖਾਣ ਨਾਲ ਭਜਨ ਵਿਚ ਬੈਠਣਾ ਮੁਸ਼ਕਲ ਹੋ` ਜਾਂਦਾ 


%। 53੧0੫ 18£[। 5।੧੬। .। ੬00) 


17 


ਪੰ. ਗੁਰਦੇਵ /ਨਿੰਘ 


ਹੈ। ਪੇਟ ਭਾਰੀ ਹੋ ਜਾਂਦਾ ਹੈ ਤੇ ਨੀਂਦ ਆਉਣੀ ਸ਼ੁਰੂ ਹੋ ਜਾਂਦੀ 
ਹੈ। ਭਜਨ ਬੈਦਗੀ ਕਰਨ ਵਾਲਿਆਂ ਵਾਸਤੇ ਘੱਟ ਖਾਣਾ ਤੇ 
ਘੱਟ ਸੌਣਾ ਹੀ ਠੀਕ ਰਹਿੰਦਾ ਹੈ। ਜਿਵੇਂ ਕਿ ਦਸ਼ਮੇਸ਼ ਪਿਤਾ 
ਜੀ ਨੇ ਕਥਨ ਕੀਤਾ ਹੈ - 

ਅਲਪ ਅਹਾਰ ਸ਼ੁਲਪ ਸੰ ਨੈਂਦ੍ਰਾ ਦਯਾ ਛਿਮਾ ਤਨ ਪ੍ਰੀਤਿ ॥ 

ਸੀਲ ਸੰਤੋਖ ਸ਼ਦਾ ਨਿਰਬਾ/ਹੈਝੋਂ ਹ੍ਹੇਬੋ ਤ੍ਰਿਗਿਣ ਅਤੀਤਿ / 

ਪੰਨਾ - 739 

ਇਹ ਭਜਨ ਕਰਨ ਵਾਲਿਆਂ ਦੀਆਂ ਨਿਸ਼ਾਨੀਆਂ 
ਹੁੰਦੀਆਂ ਹਨ ਕਿ ਉਹ ਥੋੜਾ ਖਾਇਆ ਕਰਦੇ ਹਨ ਅਤੇ ਥੋੜਾ 
ਹੀ ਸੌਂਇਆ ਕਰਦੇ ਹਨ। ਉਹਨਾਂ ਦੇ ਅੰਦਰ ਸਦਗੁਣਾਂ ਦਾ 
ਵਾਸਾ ਹੁੰਦਾ ਹੈ। ਅਤੇ ਉਹ ਵਾਸ਼ਨਾਵਾਂ ਤੋਂ ਰਹਿਤ ਹੁੰਦੇ ਹਨ। 
ਉਹ ਕਰਮ, ਬਚਨ ਦੁਆਰਾ ਕਿਸੇ ਕਿਸਮ ਦੀ ਹਿੰਸਾ ਨਹੀਂ 
ਕਰਿਆ ਕਰਦੇ, ਤਿੰਨਾਂ ਗੁਣਾਂ ਤੋਂ ਉਪਰ ਹੋ ਕੇ ਵਿਚਰਦੇ ਹਨ । 
ਤਮੋ ਗੁਣ ਉਨ੍ਹਾਂ ਨੂੰ ਪੋਹਦਾਂ ਹੀ ਨਹੀਂ, ਰਜੋ ਗੁਣ ਤੋਂ ਉਪਰ 
ਹੁੰਦੇ ਹਨ, ਨਾਹੀ ਖੁਸ਼ੀ ਵਿਚ ਉਲਾਰ ਹੁੰਦੇ ਹਨ। ਜੇ ਗਮ ਆ 
ਜਾਵੇ ਤਾਂ ਦੁਖੀ ਨਹੀਂ ਹੋਇਆ ਕਰਦੇ ਸਗੋਂ ਸਮਬਿਰਤੀ ਧਾਰ 
ਕੇ ਰਖਦੇ ਹਨ। ਹਮੇਸ਼ਾ ਲਈ ਇਨ੍ਹਾਂ ਸੁਨਹਿਰੀ ਅਸੂਲਾਂ ਦੀ 
ਪਾਲਣਾ ਕਰਿਆ ਕਰਦੇ ਹਨ। ਸੋ ਆਪ ਜੀ ਇਸ ਤਰੀਕੇ 
ਨਾਲ ਕਈ ਕਈ ਮਹੀਨੇ ਇਕਾਂਤ ਥਾਵਾਂ ਤੇ ਦੂਰ ਦੁਰਾਡੇ ਜਾ 
ਕੇ ਸਾਧਨਾ ਕਰਦੇ ਰਹਿੰਦੇ ਸਨ। 

ਸਭ ਤੋਂ ਅਸਚਰਜ ਗੱਲ ਇਹ ਹੈ ਕਿ ਇਸ ਸਮੇਂ ਆਪ 
ਦੀ ਆਯੂ 15-16 ਸਾਲ ਦੀ ਸੀ ਅਤੇ ਆਪ ਜੀ ਭਰ- 
ਜਵਾਨੀ ਪਹਿਰੇ ਵਿਚ ਸਨ। ਆਪ ਦੀ ਸ਼ਾਦੀ ਬਚਪਨ ਵਿਚ 
ਹੀ ਹੋ ਚੁਕੀ ਸੀ ਜੋ ਉਸ ਵੇਲੇ ਦਾ ਰਿਵਾਜ ਸੀ ਪਰੋਤੂ ਆਪ 
ਜੀ ਨੇ ਗ੍ੁਹਿਸਤ ਵੱਲ ਕਦੀ ਵੀ ਧਿਆਨ ਨਹੀਂ ਸੀ ਦਿਤਾ। 
ਇਨ੍ਹਾਂ ਦੀ ਧਰਮ ਸੁਪਤਨੀ ਬੀਬੀ ਰਣਜੀਤ ਕੌਰ ਜੀ ਪੂਰੇ ਸਤ, 
ਸੈਤੋਖ, ਦਇਆ, ਧੀਰਜ ਵਿਚ ਪੱਕੇ ਸਨ। ਆਪ ਜੀ ਦੱਸਿਆ 
ਕਰਦੇ ਸਨ ਕਿ ਉਨ੍ਹਾਂ ਨੇ ਕਦੇ ਵੀ ਇਸ ਗੱਲ ਤੇ ਇਤਰਾਜ਼ 
ਨਹੀਂ ਕੀਤਾ ਕਿ ਬਾਬਾ ਜੀ ਕਈ ਕਈ ਮਹੀਨੇ ਬਾਹਰ ਲਾ 
ਕੇ ਵਾਪਸ ਆਇਆ ਕਰਦੇ ਸਨ। ਆਪ ਨੇ ਇਸ ਗੱਲ ਦਾ 
ਜ਼ਿਕਰ ਕਦੀ ਭੁਲ ਕੇ ਵੀ ਆਪਣੇ ਮਾਤਾ ਪਿਤਾ ਜਾਂ ਬਾਬਾ 
ਜੀ ਦੇ ਮਾਤਾ ਪਿਤਾ ਪਾਸ ਨਹੀਂ ਸੀ ਕੀਤਾ ਕਿ ਇਹ ਬਾਹਰ 
ਚਲੇ ਜਾਂਦੇ ਹਨ। ਇਸ ਤੋ ਉਲਟ ਆਪ ਇਸ ਗੱਲ ਤੋਂ 
ਅਤਿਅੰਤ ਖੁਸ਼ ਸਨ ਕਿ ਬਾਬਾ ਜੀ ਪ੍ਰਭੂ ਭਗਤੀ ਕਰਦੇ ਹਨ, 
ਕੀਰਤਨ ਕਥਾ ਕਰਦੇ ਹਨ ਤੇ ਲੋਕਾਂ ਨੂੰ ਸਿਧੇ ਰਸਤੇ ਪਾਉਂਦੇ 
ਹਨ। ਆਪਣੀ ਹੋਂਦ ਨੂੰ ਬਾਬਾ ਜੀ ਦੇ ਭਗਤੀ ਮਾਰਗ ਵਿਚ 
ਕਦੀ ਵੀ ਵਿਘਨਕਾਰੀ ਨਹੀਂ ਸਨ ਹੋਣ ਦੇਂਦੇ, ਬਚਪਨ ਤੋ 
ਹੀ ਇਨ੍ਹਾਂ ਦੇ ਸੈਸਕਾਰ ਐਸੇ ਬਣੇ ਹੋਏ ਸਨ। ਪਰਵਾਰ ਵਿਚ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਘੁਲਮਿਲ ਕੇ ਰਹਿੰਦੇ ਸਨ ਤੇ ਕਦੀ ਓਪਰਾਪਣ ਮਹਿਸੂਸ ਨਹੀਂ 
ਕੀਤਾ । ਜਿਸ ਤਰ੍ਹਾਂ ਨਾਲ ਬਾਬਾ ਜੀ ਦੀਆਂ ਭੈਣਾਂ ਪਰਵਾਰ 
ਵਿਚ ਰਹਿ ਰਹੀਆਂ ਸਨ ਉਸੇ ਤਰ੍ਹਾਂ ਬੀਬੀ ਜੀ ਵੀ ਆਪਣਾ 
ਨਿਰਬਾਹ ਸਬਰ, ਸੈਤੋਖ ਦੇ ਨਾਲ ਖਿੜੇ ਮੱਥੇ ਕਰ ਰਹੇ ਸਨ। 
ਹਾਲਾਂ ਕਿ ਆਪ ਸ਼ਹਿਰ ਦੇ ਜੈਮਪਲ ਹੋਣ ਕਰਕੇ ਬਹੁਤ ਸੋਹਲ 
ਸਨ ਕਿਉਂਕਿ ਆਪ ਦੇ ਪਿਤਾ ਜੀ ਸੈਤ ਬਾਬਾ ਹੀਰਾ ਸਿੰਘ 
ਜੀ ਲਹੌਰ ਰਿਹਾ ਕਰਦੇ ਸਨ। ਬੀਬੀ ਜੀ ਨੇ ਆਪਣੇ ਆਪ 
ਨੂੰ ਪਿੰਡ ਦੇ ਮਹੌਲ ਵਿਚ ਪੂਰੀ ਤਰ੍ਹਾਂ ਢਾਲ ਲਿਆ ਸੀ। ਮਾਤਾ 
ਜੀ ਨਾਲ ਮਿਲ ਕੇ ਘਰ ਦੇ ਸਾਰੇ ਕੰਮਾਂ ਕਾਰਾਂ ਵਿਚ ਵੱਧ 
ਚੜ੍ਹ ਕੇ ਹੱਥ ਵਟਾਉਂਦੇ ਸਨ ਅਤੇ ਸਭ ਦਾ ਹੁਕਮ ਮੰਨ ਕੇ, 
ਸਾਰਿਆਂ ਦਾ ਪਿਆਰ ਲੈਂਦੇ ਸਨ। ਬੀਬੀ ਜੀ ਦਾ ਸੁਭਾਅ 
ਜਿਸ ਤਰ੍ਹਾਂ ਨਾਲ ਹੁਣ ਮਿਠ ਬੋਲੜਾ ਹੈ ਤੇ ਦੂਸਰਿਆਂ ਦੇ 
ਦੁਖ ਦਰਦ ਵੰਡਾਉਣ ਵਾਲਾ ਹੈ, ਬਚਪਨ ਤੋਂ ਹੀ ਇਸੇ ਤਰ੍ਹਾਂ 
ਦਾ ਰਿਹਾ ਹੈ ਜਿਸ ਕਰਕੇ ਪਰਵਾਰ ਵਿਚ ਨਿੱਕੇ ਤੋਂ` ਲੈ ਕੇ 
ਵੱਡੇ ਤਕ ਸਭ ਦਾ ਮਨ ਜਿੱਤ ਲੈਂਦੇ ਸਨ। ਬੀਬੀ ਜੀ ਨੇ 


ਗੁਰਬਾਣੀ ਕੈਠ ਕਰਦੇ ਰਹੀਦਾ ਸੀ। ਬੀਜੀ ਇਹ ਚੰਗੀ ਤਰ੍ਹਾਂ 
ਸਮਝਦੇ ਸਨ ਕਿ ਵਾਹਿਗੁਰੂ ਦੀ ਭਗਤੀ ਕਰਨੀ, ਨਾਮ 
ਜਪਣਾ ਇਹ ਸਭ ਤੋ ਉਤਮ ਕਰਮ ਹੈ। ਇਸ ਕਰਕੇ ਉਹਨਾਂ 
ਨੇ ਬਾਬਾ ਜੀ ਦੀ ਭਗਤੀ ਵਿਚ ਆਪਣੀ ਹੋੱਦ ਨੂੰ 
ਵਿਘਨਕਾਰੀ ਨਹੀਂ ਬਣਨ ਦਿਤਾ। ਪਰੇਤੂ ਇਹ ਦੋਵੇਂ ਰੂਹਾਂ 
ਵਾਹਿਗੁਰੂ ਵਲੋਂ ਵਰੋਸਾਈਆਂ ਹੋਈਆਂ ਸਨ ਅਤੇ ਇਨ੍ਹਾਂ ਨੇ 
ਅੱਗੇ ਚੱਲ ਕੇ ਸੈਸਾਰ ਦਾ ਬਹੁਤ ਭਲਾ ਕਰਨਾ ਸੀ। ਅਨੇਕਾਂ 
ਭੁਲੇ ਭਟਕਿਆਂ ਨੂੰ ਸਿਧੇ ਰਸਤੇ ਪਾ ਕੇ ਗੁਰੂ ਨਾਲ ਜੋੜਨਾ 
ਸੀ। ਬਾਬਾ ਜੀ ਵੀ ਆਮ ਤੌਰ ਤੇ ਆਪਣਾ ਜਿਆਦਾ ਸਮਾਂ 
ਬਾਹਰ ਸਾਧੂ ਸੋਤਾਂ ਦੇ ਡੇਰਿਆਂ ਵਿਚ ਰਹਿ ਕੇ ਭਗਤੀ 
ਕਰਦਿਆਂ ਹੋਇਆਂ ਬਤੀਤ ਕਰਦੇ ਸਨ। ਇਸ ਤਰ੍ਹਾਂ ਦੀ 
ਬਿਰਤੀ ਧਾਰਨ ਕਰਨ ਦੇ ਕਈ ਗੁਝੇ ਭੇਦ ਸਨ ਜੋ ਆਮ 
ਮਨੁਖ ਦੀ ਸਮਝ ਤੋਂ ਪਰੇ ਦੀ ਗੱਲ ਹੁੰਦੀ ਹੈ। ਇਕ ਤਾਂ ਭਜਨ 
ਕਰਨ ਲਈ ਇਕਾਂਤ ਵਾਸ ਮਿਲ ਜਾਂਦਾ ਸੀ, ਦੂਸਰਾ ਘਰੇਲੂ 
ਅਲਸੇਟਿਆਂ ਤੋਂ ਪਰੇ ਰਹਿਣ ਕਾਰਨ ਬਿਰਤੀ ਇਕ ਰਸ ਰਹਿੰਦੀ 
ਸੀ, ਤੀਸਰੇ ਉਨ੍ਹਾਂ ਨੂੰ ਪੂਰਨ ਮਹਾਂਪੁਰਸ਼ ਦੀ ਤਲਾਸ਼ ਸੀ ਜਿਸ 
ਨਾਲ ਦਿਲ ਦਾ ਸੌਦਾ ਕੀਤਾ ਜਾ ਸਕੇ। ਇਹ ਆਪ ਨੂੰ 
ਭਲੀਭਾਂਤ ਪਤਾ ਸੀ ਕਿ ਜਦ ਤਕ ਕਿਸੇ ਪੁਰਨ ਮਹਾਂਪੁਰਸ਼ 
ਦਾ ਮਿਲਾਪ ਨਾ ਹੋਵੇ ਉਦੋਂ ਤੱਕ ਰੂਹਾਨੀਅਤ ਦੀ ਸਿਖਰ ਤੱਕ 
ਪਹੁੰਚਣਾ ਮੁਸ਼ਕਲ ਹੁੰਦਾ ਹੈ। ਇਸੇ ਕਰਕੇ ਗੁਰੂ ਮਹਾਰਾਜ ਜੀ 
ਨੇ ਸੀ ਗੁਰੂ ਗਰੋਥ ਸਾਹਿਬ ਅੰਦਰ ਜਗਿਆਸੂ ਗੁਰਸਿਖਾਂ ਨੂੰ 
ਸੰਤਾਂ ਤੇ ਗੁਰਮੁਖਾਂ ਦੀ ਸੈਗਤ ਪ੍ਰਾਪਤ ਕਰਨ ਵਾਸਤੇ ਜੋਰ 
ਦਿਤਾ ਹੈ। ਇਸ ਲਈ ਢੂੰਢਦੇ ਰਹੋ। ਜਦੋਂ ਮਸਤਕ ਦੇ ਭਾਗ 
ਜਾਗਣਗੇ ਤਾਂ ਪੂਰਨ ਮਹਾਂਪੁਰਸ਼ ਦਾ ਮਿਲਾਪ ਹੋ_ਜਾਵੇਗਾ। 


“ਆਤਮ ਮਾਰਗ”, ਮਈ, 2002. 


%। 5320੫ 18£[। 5।੧੬। .। ੬003) 


ਇਸ ਤਰ੍ਹਾਂ ਨਾਲ ਬਾਬਾ ਜੀ ਨੂੰ ਵੀ ਤਲਾਸ਼ ਸੀ। ਜੇਕਰ ਕੋਈ 
ਐਸਾ ਸੈਤ ਮਿਲ ਜਾਵੇ ਤਾਂ ਉਸ ਦੀ ਸੇਧ ਅਨੁਸਾਰ ਬਾਕੀ 
ਦਾ ਰੁਹਾਨੀ ਸਫਰ ਤਹਿ ਕਰਕੇ ਮੰਜਲੇ ਮਕਸੁਦ ਤੱਕ ਪਹੁੰਚ 
ਕੇ ਸਫਲਤਾ ਪ੍ਰਾਪਤ ਹੋ ਜਾਵੇ। ਇਸ ਪ੍ਥਾਇ ਗੁਰੂ ਮਹਾਰਾਜ 
ਜੀ ਦਾ ਫੁਰਮਾਨ ਹੈ - 
ਨਾਨਕ ਕਚੜਿਆ ਸਿਉਂ ਤੌੜਿ ਢੂਢਿ ਸਜਣ ਸੰਤ ਪਕਿਆ॥ 
ਓਇ ਜੀਵੰਦੇ ਵਿਛੜਹਿ ਓਇ ਮਇਆ ਨ ਜਾਗੰ ਛੋੜਿ॥ 
ਪੰਨਾਂ - 7102 
ਸੈਸਾਰ ਦਾ ਸਾਥ ਕੱਚਾ ਹੈ ਜੋ ਮ੍ਰਿਤੂ ਮੰਡਲ ਤੱਕ ਵੀ ਪੂਰਾ 
ਨਹੀਂ ਨਿਭਦਾ ਹੈ ਅਤੇ ਸੈਸਾਰ ਛੱਡਣ ਤੋਂ ਬਾਅਦ ਵੀ ਨਿਭਦਾ। 
ਸਤ ਇਸ ਜੀਵ ਦੀ ਰੂਹਾਨੀ ਰਹਿਨੁਮਾਈ ਕਰਕੇ, ਉਸ ਦੇਸ਼ ਦਾ 
ਵਾਸੀ ਬਣਾ ਦਿੰਦੇ ਹਨ ਜਿਸ ਦੇਸ਼ ਦੇ ਉਹ ਆਪ ਵਾਸੀ ਹੁੰਦੇ 
ਹਨ। 
ਬਾਬਾ ਜੀ ਦੇ ਪਿਤਾ ਜੀ`ਤਾਂ ਘਰੇਲੂ ਅਤੇ ਖੇਤੀ ਦੇ 
ਕਮ ਕਾਰ ਵਿਚ ਰੁਝੇ ਰਹਿੰਦੇ ਸਨ ਪਰ ਮਾਤਾ ਜੀ ਨੂੰ ਇਸ 
ਗੱਲ ਦਾ ਪੂਰਾ ਖਿਆਲ ਸੀ ਕਿ ਇਸ ਸੈਤ ਪੁਤਰ ਨੂੰ ਕਿਸੇ 
ਪੂਰਨ ਮਹਾਤਮਾ ਦੇ ਦਰਸ਼ਨ ਕਰਵਾ ਕੇ ਇਸ ਨੂੰ ਪੂਰਨ ਬਣਾ 
ਦੇਵਾਂ ਪਰੈਤੁ ਹਾਲੇ ਸਮਾਂ ਨਹੀਂ ਸੀ ਬਣ ਰਿਹਾ। ਬਾਬਾ ਜੀ 
ਭਾਵੇਂ ਭਗਤੀ ਵਿਚ ਪੂਰੇ ਸੀ_ਪਰੈਤੂ ਗੁਰਮੁਖ ਸੈਤ ਦੀ 
ਦਿਆਲਤਾ ਤੇ ਰਹਿਨੁਮਾਈ ਤੋਂ ਬਿਨਾਂ ਰੁਹਾਨੀਅਤ ਦੇ ਸਫਰ 
ਨੂੰ ਤਹਿ ਕਰਨਾ ਮੁਸ਼ਕਲ ਹੋ ਜਾਇਆ ਕਰਦਾ ਹੈ। ਵਾਹਿਗੁਰੂ 
ਜੀ ਨੇ ਇਹ ਪ੍ਰਬੈਧ ਧੁਰ ਦਰਗਾਹ ਤੋਂ ਕੀਤਾ ਹੋਇਆ ਹੁੰਦਾ 
ਹੈ ਕਿ ਕਿਸ ਨੇ ਕਿਹੜੇ ਮਹਾਤਮਾ ਤੋਂ ਪੂਰਨਤਾ ਤੇ ਨਦਰ 
ਪ੍ਰਾਪਤ ਕਰਨੀ ਹੈ। ਜਿਵੇਂ ਕਿ ਪਵਿੱਤਰ ਫੁਰਮਾਨ ਹੈ - 
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਗਸਿਕ ਬੈਰਾਗਨੀ ॥ 
ਮਿਟਿਓ ਅੰਧੇਰ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ॥ 
ਪੰਨਾਂ - 204 
ਅੱਜ ਉਹ ਸਮਾਂ ਬਣ ਆਇਆ ਜਦੋਂ ਪੂਰਨ ਰਸਿਕ 
ਵੈਰਾਗੀ ਮਹਾਂਪੁਰਸ਼ਾਂ ਦਾ ਮਿਲਾਪ ਹੋਣਾ ਸੀ। ਮਾਤਾ ਜੀ ਨੇ 
ਕਿਹਾ ਬੇਟਾ ਤੁੰ ਚੰਗੇ ਚੰਗੇ ਸਾਧੁ ਸੈਤਾਂ ਦੇ ਡੇਰਿਆਂ ਤੇ 
ਗਿਆ ਹੈਂ, ਪੁੰਮਦਾ ਰਹਿੰਦਾ ਹੈ' ਤੇ ਮੈਨੂੰ ਲਗਦਾ ਹੈ ਕਿਸੇ 
ਸਾਧੁ ਨਾਲ ਵੀ ਤੇਰੇ ਦਿਲ ਦਾ ਸੌਦਾ ਨਹੀਂ ਹੋ ਸਕਿਆ। 
ਅੱਜ ਮੇਰੇ ਨਾਲ ਚਲ ਮੈਂ' ਤੈਨੂੰ ਇਕ ਪੂਰਨ ਮਹਾਂਪੁਰਸ਼, ਰਾਜ 
ਯੋਗੀ ਦੇ ਦਰਸ਼ਨ ਕਰਵਾਉਂਦੀ ਹਾਂ। ਇਨ੍ਹਾਂ ਨੇ ਕਿਹਾ ਕਿ 
ਬੇਬੇ ਜੀ! ਕਿਥੇ ਲੈ ਕੇ ਜਾਣਾ ਹੈ? ਮਾਤਾ ਜੀ ਨੇ ਕਿਹਾ 
ਬੇਟਾ! ਤੂੰ ਮੇਰੇ ਨਾਲ ਤਾਂ ਚੱਲ, ਮੇਰਾ ਦਿਲ ਕਹਿੰਦਾ ਹੈ ਕਿ 
ਉਨ੍ਹਾਂ ਨੂੰ ਮਿਲਕੇ ਤੇਰੀ ਤਲਾਸ਼ ਖਤਮ ਹੋ ਜਾਵੇਗੀ। ਕਹਿਣ 
ਲੱਗੇ ਠੀਕ ਹੈ, ਚਲੋ ! ਚਲਦੇ ਹਾਂ। ਧਮੋਟ ਤੋ ਰਾੜਾ ਸਾਹਿਬ 
ਕੋਈ ਬਹੁਤੀ ਦੂਰ ਨਹੀਂ, ਨੱਕ ਦੀ ਸੇਧ ਦੋ ਕੁ ਕਿਲੋਮੀਟਰ 
ਦਾ ਫਾਸਲਾ ਹੈ। ਮਾਤਾ ਜੀ ਨਾਲ ਗਲਬਾਤ ਕਰਦੇ ਆਪ 
ਰਾੜਾ ਸਾਹਿਬ ਪਹੁੰਚ ਗਏ। ਉਸ ਵੇਲੇ ਸੈਤ ਮਹਾਰਾਜ, ਈਸ਼ਰ 


੧3।10181151631)60£11131.੮0।੧) 


ਸਿੰਘ ਜੀ ਕੁਰਸੀ ਉਤੇ ਸ਼ਸ਼ੋਭਿਤ ਸਨ। ਕਾਫੀ ਸੈਗਤ ਬੈਠੀ 
ਸੀ ਤੇ ਪ੍ਰੇਮੀ ਨਮਸਕਾਰ ਕਰਕੇ, ਆਪਣੀ ਆਪਣੀ ਥਾਂ ਤੇ ਬੈਠੀ 
ਜਾ ਰਹੇ ਸਨ। ਨਾਲ ਦੀ ਨਾਲ ਸੈਤ ਮਹਾਰਾਜ ਸੈਗਤ ਨਾਲ 
ਬਚਨ ਬਿਲਾਸ ਵੀ ਕਰ ਰਹੇ ਸਨ। ਪਹਿਲਾਂ ਮਾਤਾ ਜੀ ਨੇ 
ਭੇਟਾ ਰੱਖ ਕੇ ਨਮਸ਼ਕਾਰ ਕੀਤੀ ਅਤੇ ਉਨ੍ਹਾਂ ਦੇ ਪਿਛੇ ਬਾਬਾ 
ਜੀ ਨੇ ਨਮਸ਼ਕਾਰ ਕੀਤੀ। ਇਸ ਵੇਲੇ ਆਪਦੇ ਸਰੀਰ ਦੀ ਆਯੂ 
ਤਕਰੀਬਨ ਸਾਢੇ ਸੋਲਾਂ ਦੇ ਲਗਭਗ ਸੀ ਅਤੇ ਸੈਤ ਮਹਾਰਾਜ 
ਦੀ ਉਮਰ 30 ਕੁ ਦੀ ਸੀ, ਉਨ੍ਹਾਂ ਦਾ ਦਾੜ੍ਹਾ ਥਿਲਕੁਲ ਕਾਲਾ 
ਸੀ ਤੇ ਸਰੀਰ ਪਤਲਾ ਤੇ ਚਿੱਟੇ ਸੁੰਦਰ ਬਸਤਰ ਪਹਿਨੇ ਹੋਏ 
ਸਨ, ਚਿਹਰੇ ਦਾ ਜਲਾਲ ਐਨਾ ਸੀ ਕਿ ਚੇਹਰੇ ਵੱਲ ਵੇਖਣਾ 
ਮੁਸ਼ਕਲ ਹੁੰਦਾ ਸੀ ਤੇ ਨੇਤਰਾਂ ਵਿਚ ਨੇਤਰ ਪਾਉਣ ਦੀ ਤਾਂ 
ਕਿਸੇ ਦੀ ਜੁਰਐੱਤ ਨਹੀਂ ਸੀ ਪੈਂਦੀ। ਬਾਬਾ ਜੀ ਜਦੋਂ ਨਮਸ਼ਕਾਰ 
ਕਰਕੇ ਖੜ੍ਹੇ ਹੋਏ, ਨੇਤਰਾਂ ਨਾਲ ਨੇਤਰ ਮਿਲੇ, ਜਾਣੀ ਜਾਣ 
ਸੈਤ ਮਹਾਰਾਜ ਜੀ ਨੇ ਆਪਣੀ ਪਾਰਖੂ ਨਜ਼ਰ ਨਾਲ, ਇਨ੍ਹਾਂ 
ਦੀ ਅੰਦਰਲੀ ਰੂਹ ਨੂੰ ਜਾਣ ਲਿਆ ਜਿਵੇਂ ਜੌਹਰੀ ਕੀਮਤੀ ਹੀਰੇ 
ਦੀ ਪਰਖ ਕਰ ਲੈਂਦਾ ਹੈ। ਮਹਾਂਪੁਰਸ਼ਾਂ ਨੇ ਇਨ੍ਹਾਂ ਤੇ ਇਕ 
ਸਵਾਲ ਕੀਤਾ ਕਿ ਭਾਈ ਤੂੰ ਕੌਣ ਹੈਂ? ਇਹ ਸਵਾਲ ਸੁਣ 
ਕੇ ਆਪ ਚੁਪ ਹੋ ਗਏ ਤੇ ਇਸ ਸਵਾਲ ਦੀ ਗਹਿਰਾਈ ਵੱਲ 
ਚਲੇ ਗਏ ਤੇ ਮਨ ਵਿਚ ਵਿਚਾਰ ਕੀਤੀ ਕਿ ਇਥੇ ਨਾ ਹੀ 
ਲਿਗ, ਪੁਲਿੰਗ ਦਾ ਸਵਾਲ ਹੈ ਕਿਉਂਕਿ ਮੈਨੂੰ ਵੇਖ ਕੇ ਜਾਣਦੇ 
ਹਨ ਕਿ ਮੈਂ ਲੜਕਾ ਹਾਂ; ਜਾਤਪਾਤ ਦਾ ਸਵਾਲ ਵੀ ਨਹੀਂ, 
ਆਮ ਤੌਰ ਤੇ 'ਤੂੰ ਕੌਣ ਹੈ” ਦਾ ਜਵਾਬ ਆਪਣਾ ਨਾਮ ਦੱਸ 
ਕੇ ਦਿਤਾ ਜਾਂਦਾ ਹੈ। ਜੇ ਮੈਂ ਕਹਾਂ ਕਿ ਮੈਂ “ਵਰਿਆਮ ਸਿੰਘ? 
ਹਾਂ, ਪਰ ਇਹ ਨਾਮ ਤਾਂ ਮੇਰੇ ਸਰੀਰ ਦਾ ਹੈ, ਪਿਛਲੇ ਜਨਮ 
ਵਿਚ ਮੇਰੇ ਸਰੀਰ ਦਾ ਨਾਮ ਹਰਨਾਮ ਸਿੰਘ ਸੀ ਤੇ ਉਸ ਤੋਂ 
ਵੀ ਪਿਛਲੇ ਜਨਮ ਵਿਚ ਮੇਰੇ ਸਰੀਰ ਦਾ ਨਾਮ ਕੁਝ ਹੋਰ ਸੀ। 
ਇਸ ਤਰ੍ਹਾਂ ਕਰਦੇ ਕਰਦੇ ਆਪ ਨੇ ਪਿਛੇ ਨੂੰ ਸਫਰ ਕਰਨਾ 
ਸ਼ੁਰੂ ਕਰ ਦਿਤਾ ਜਿਵੇਂ ਕਿਸੇ ਫਿਲਮ ਦੀ ਪੁਠੀ ਰੀਲ੍ਹ ਚਲਾਉਣੀ 
ਸ਼ੁਰੁ ਕਰ ਦੇਈਏ ਤਾਂ ਆਖਰੀ ਸੀਨ ਦਾ ਪਤਾ ਲੱਗ ਜਾਂਦਾ 
ਹੈ। ਜਿਸ ਤਰ੍ਹਾਂ ਨਾਲ ਖੂਹ ਦੀ ਭਉਣੀ ਦੇ ਉਤੇ ਲੱਜ ਲਿਪਟੀ 
ਹੁੰਦੀ ਹੈ ਤੇ ਜਦੋਂ ਖੁਹ ਵਿਚ ਫਰਾਹੀ ਜਾਂਦੀ ਹੈ ਤਾਂ ਜਦੋਂ ਸਾਰੀ 
ਲੱਜ ਖਤਮ ਹੋ ਜਾਵੇ ਸਿਰੇ ਉਤੇ ਆਖਰੀ ਗੰਢ ਆ ਜਾਂਦੀ 
ਹੈ। ਇਸ ਤਰ੍ਹਾਂ ਸੋਚਦੇ ਸੋਚਦੇ ਆਪ ਨੂੰ ਪੰਜ ਮਿੰਟ ਲੱਗ ਗਏ 
ਤੇ ਸਾਰੇ ਸ਼ਾਂਤ ਹੋਏ ਬੈਠੇ ਹਨ ਤੇ ਸਭ ਦੀ ਨਿਗਾਹ ਆਪ ਤੇ 
ਲੱਗੀ ਹੋਈ ਹੈ ਕਿ ਕੀ ਜਵਾਬ ਦਿੰਦੇ ਹਨ। ਸੈਤ ਮਹਾਰਾਜ 
ਜੀ ਨੇ ਉਹੀ ਸਵਾਲ ਦੁਹਰਾਇਆ ਤੇ ਕਿਹਾ, “ਕਾਕਾ ! ਤੁਸੀਂ 
ਦੱਸਿਆ ਨਹੀਂ ਕਿ ਤੂੰ ਕੌਣ ਹੈਂ ? ਆਪ ਜੀ ਨੇ ਜਵਾਬ ਦਿਤਾ 
ਕਿ ਮਹਾਰਾਜ! ਮੈਨੂੰ ਦੱਸਣਾ ਨਹੀਂ ਆਉਂਦਾ। ਇਤਨਾ ਕਹਿਣ 
ਦੀ ਦੇਰ ਸੀ ਕਿ ਆਲੇ ਦੁਆਲੇ ਜਿੰਨੀ ਵੀ ਸੈਗਤ ਬੈਠੀ ਸੀ, 
ਖਿੜ ਖਿੜਾ ਕੇ ਹੱਸ ਪਈ ਤੇ ਆਪਸ ਵਿਚ ਗੱਲਾਂ ਕਰਦੇ ਹਨ 
ਕਿ ਦੇਖੋ ! ਇਸਨੂੰ ਐਨੀ ਗੱਲ ਵੀ ਦੱਸਣੀ ਨਹੀਂ ਆਉਂਦੀ ਕਿ 
ਇਸ ਦਾ ਨਾਮ ਕੀ ਹੈ। ਸੈਤ ਮਹਾਰਾਜ ਜੀ ਨੇ ਉਚੀ ਸੁਰ 
ਵਿਚ 'ਖਾਮੋਸ਼” ਕਹਿ ਕੇ ਸਭ ਨੂੰ ਸ਼ਾਂਤ ਕਰ ਦਿੱਤਾ ਤੇ ਕਿਹਾ 


%। 5320੫ 18£[। 5।੧੬। .। ੬00੧ 


[ਉਹ 


ਕਿ ਇਹ ਹਾਸੇ ਵਾਲੀ ਗੱਲ ਨਹੀਂ, ਤੁਹਾਨੂੰ ਕਿਸੇ ਨੂੰ ਇਸ 
ਦਾ ਪਤਾ ਨਹੀਂ ਹੈ। ਬਾਬਾ ਜੀ ਫੇਰ ਚੁਪ ਹੋ ਗਏ। ਸੈਤ 
ਮਹਾਰਾਜ ਜੀ ਨੇ ਤੀਜੀ ਵਾਰ ਫੇਰ ਇਹੋ ਪ੍ਰਸ਼ਨ ਕੀਤਾ ਤੇ 
ਕਿਹਾ ਕਿ ਜਿਵੇਂ ਦੱਸ ਸਕਦੇ ਹੋ ਉਸੇ ਤਰ੍ਹਾਂ ਦਸੋ। ਬਾਬਾ ਜੀ 
ਨੇ ਆਪਣੀ ਬੋਲੀ ਵਿਚ ਉਪਰੋਕਤ ਭਾਵ, ਜਿਨ੍ਹਾਂ ਵਿਚ ਉਹ 
ਲੀਨ ਸਨ, ਦੱਸਣ ਦੀ ਕੋਸ਼ਿਸ਼ ਕੀਤੀ ਅਤੇ ਦਸਿਆ ਕਿ ਮੈਂ 
ਵਾਹਿਗੁਰੂ ਪਰਮਜੋਤ ਦੀ ਇਕ ਨਿਕੀ ਜਿਹੀ ਕਿਰਨ ਹਾਂ। ਜਿਸ 
ਵੇਲੇ ਸੈਸਾਰ ਦੀ ਰਚਨਾ ਕੀਤੀ, ਮੈਂ ਵੀ ਉਸ ਦਿਨ ਦਾ ਚਲ 
ਰਿਹਾ ਹਾਂ। ਸੈਤ ਮਹਾਰਾਜ ਬਹੁਤ ਪ੍ਰਸੈਨ ਹੋਏ, ਕਹਿਣ ਲੱਗੇ, 
ਵਾਹ ! ਸਚਮੁਚ ਇਸ ਗੱਲ ਨੂੰ ਦੱਸਣਾ ਮੁਸ਼ਕਿਲ ਹੈ। ਪਰ ਤੁਸੀਂ 
ਜੋ ਵੀ ਦੱਸਿਆ ਹੈ ਬਿਲਕੁਲ ਦਰੁਸਤ ਹੈ ਕਿਉਂਕਿ ਇਹ 
ਸਵਾਲ ਗੁਰਬਾਣੀ ਵਿਚ, ਗੁਰੂ ਮਹਾਰਾਜ ਜੀ ਨੇ ਇਸੇ ਤਰ੍ਹਾਂ 
ਕੀਤਾ ਹੈ। 
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥ 
ਏਤੀ ਨ ਜਾਨਓਂ ਕੇਤੀਕ #ਦਤਿ ਚਲਤੇ ਖਬਰਿ ਨ ਪਇਓ/ 
ਪੰਨਾਂ - ੭੭9 
ਸਾਨ ਮੁਖਾਤਬ ਕਰਕੇ ਕਹਿੰਦੇ ਹਨ ਕਿ ਹੇ ਮਨੁਖ ! ਤੰ 
ਸਮਝਣ ਦੀ ਕੋਸ਼ਿਸ਼ ਕਰ ਕਿ ਤੋ ਕੌਣ ਹੈਂ ਤੇ ਕਿਥੋਂ ਆਇਆ ਹੈਂ ਤੇ 
ਤੇਰਾ ਸਰੋਤ ਕੀ ਹੈ ? ਤੈਨੂੰ ਪਤਾ ਨਹੀਂ ਹੈ ਕਿ ਤੈਨੂੰ ਚਲਦਿਆਂ 
ਚਲਦਿਆਂ ਕਿੰਨਾ ਸਮਾਂ ਬੀਤ ਗਿਆ। ਤੇਰਾ ਸਰੀਰ, ਜਿਸ 
ਵਾਹਿਗੁਰੂ ਨੇ ਆਪਣੀ ਜੋਤ ਰੱਖੀ ਹੈ ਉਹ ਪੰਜਾਂ ਤੱਤਾਂ ਦਾ 
ਬਣਿਆ ਹੋਇਆ ਹੈ । ਤੂੰ ਆਪਣੇ ਆਪ ਨੂੰ ਭੁਲ ਬੈਠਾ ਹੈ, ਤੇ 
ਅੰਦਰ ਜੋ ਅਹੈਭਾਵ ਸੀ ਉਸ ਨੂੰ ਸਰੀਰ ਦੀ ਬਿਆਧੀ ਲੱਗਣ 
ਕਰਕੇ ਹਉਮੈ ਵਿਆਪ ਗਈ। ਹੁਣ ਤੁੰ ਆਪਣੇ ਆਪ ਨੰ ਸਾਢੇ 
ਤਿੰਨ ਹੱਥ ਦਾ ਸਰੀਰ ਸਮਝ ਬੈਠਾ ਹੈ' ਕਿ ਮੈਂ ਸਰੀਰ ਹਾਂ ਕਿਉਂਕਿ 
ਹਉਮੈ ਨੇ ਤੈਨੂੰ ਸਭ ਕੁਝ ਭੁਲਾ ਦਿਤਾ ਤੇ ਬਾਰ ਬਾਰ ਤੈਨੂੰ ਜੋਮਣਾ 
ਤੇ ਮਰਨਾ ਪੈ ਰਿਹਾ ਹੈ। 
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾ ॥ 
ਹਉਮੈ ਏਈ ਬੰਧਨਾਂ ਫਿਰਿ ਫਿਰੈ ਜੋਨੀ ਪਹਿ / 
ਪੰਨਾ - 466 
ਚੁਰਾਸੀ ਲੱਖ ਜੂਨੀਆਂ ਦੇ ਸਫਰ ਵਿਚ ਪੈਣ ਕਰਕੇ ਤੈਨੂੰ 
ਭੁਲ ਗਿਆ ਹੈ ਕਿ ਮੈਨੂੰ ਕਿਤਨਾ ਸਮਾ ਬੀਤ ਗਿਆ, ਜੁਗਾਂ 
ਦੇ ਜੁਗ ਬੀਤ ਗਏ ਤੇ ਹਾਲੇ ਵੀ ਸਮਝ ਨਹੀਂ ਆਈ ਤੇ ਨਾ 
ਹੀ ਸਮਝਣ ਦੀ ਕੋਸ਼ਿਸ਼ ਕਰਦਾ ਹੈਂ। ਇਹ ਸੋਝੀ ਕੇਵਲ ਮਨੁਖਾ 
ਸਰੀਰ ਵਿਚ ਹੀ ਆ ਸਕਦੀ ਹੈ। ਇਸੇ ਕਰਕੇ ਇਸ ਨੂੰ ਨਰ 
ਨਰਾਇਣੀ ਦੇਹੀ ਕਿਹਾ ਹੈ ਜਿਸ ਰਾਹੀਂ ਇਹ ਵਾਹਿਗੁਰੂ ਵਿਚ 
ਅਭੇਦ ਹੋ ਸਕਦਾ ਹੈ। ਸਵਰਗਾਂ ਦੇ ਵੱਡੇ ਦੇਵਤਿਆਂ ਨੂੰ ਵੀ 
ਇਹ ਅਵਸਥਾ ਪ੍ਰਾਪਤ ਨਹੀਂ ਹੋ ਸਕਦੀ ਤੇ ਉਹ ਇਸ ਸਰੀਰ 
ਦੀ ਸਵਰਗਾਂ ਵਿਚ ਬੈਠੇ ਲੋਚਾ ਕਰਦੇ ਹਨ। 
ਇਸ ਦੇਗੀ ਕਉ ਸਿਮਗਹਿ ਦੇਵ / 


ਸੌ ਦੇਹੀ ਭਜੁ ਗੰਰ ਕੀ ਸੇਵ / ਪੰਨਾ - 7759 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਸੀ ਮਾਨ ਸੈਤ ਬਾਬਾ ਵਰਿਆਮ ਸਿੰਘ ਜੀ 


ਬਾਕੀ ਪਛੂ, ਪੰਛੀਆਂ, ਪਾਣੀ ਵਿਚ ਰਹਿਣ ਵਾਲੇ ਅਤੇ 
ਪੇਟ ਭਾਰ ਚਲਣ ਵਾਲੋਂ ਜੀਵਾਂ ਨੂੰ ਤਾਂ ਇਸ ਬਾਰੇ ਕੋਈ 
ਗਿਆਨ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਨੂੰ ਇਹ ਸੋਝੀ ਪ੍ਰਾਪਤ 
ਹੋ ਸਕਦੀ ਹੈ। ਪਰ ਅਫਸੋਸ ਹੈ ਕਿ ਮਨੁਖਾ ਸਰੀਰ ਧਾਰਨ 
ਕਰਕੇ ਵੀ ਸੈਸਾਰ ਦੇ ਲੋਕ ਇਸ ਤੋਂ ਅਣਜਾਣ ਹਨ ਤੇ ਇਸ 
ਨਰ ਨਰਾਇਣੀ ਦੇਹੀ ਦੀ ਕਦਰ ਨਹੀਂ ਕਰਦੇ ਕਿਉਂਕਿ ਉਨ੍ਹਾਂ 
ਨੂੰ ਪਤਾ ਨਹੀਂ ਕਿ ਇਹ ਚੁਰਾਸੀ ਲੱਖ ਜੂਨਾਂ ਵਿਚ ਸਭ ਤੋਂ 
ਉਤਮ ਫਲ ਹੈ। ਇਹੋ ਜਿਹੇ ਬੇਪਰਵਾਹ ਤੇ ਅਨਜਾਣ ਬੰਦਿਆਂ 
ਬਾਰੇ ਗੁਰੂ ਮਹਾਰਾਜ ਦਾ ਫੁਰਮਾਨ ਇਹ ਹੈ - 

ਆਵਨ ਆਏ ਸ੍ਰਿਸਟਿ ਮਹਿ /ਝ੍ਨ ਬੁਝੇ ਪਸ਼ ਢੌਰ ॥ 

ਨਾਨਕ ਗੁਰਮੁਖਿ ਸੋ ਬੁਝੈ ਜਾ ਕੰ ਭਾਗ ਮਥੋਰ॥ 

ਪੰਨਾਂ - 251 

ਆਉਣ ਨੂੰ ਤਾਂ ਸੈਸਾਰ ਵਿਚ ਆ ਗਏ ਪਰ ਇਥੇ ਆ 
ਕੇ ਪਤਾ ਨਹੀਂ ਲੱਗ ਸਕਿਆ ਕਿ ਮਨੁਖਾ ਸਰੀਰ ਕਿਸ ਵਾਸਤੇ 
ਮਿਲਿਆ ਹੈ। ਗੁਰੂ ਮਹਾਰਾਜ ਦਾ ਫੁਰਮਾਨ ਇਸ ਤਰ੍ਹਾਂ ਹੈ - 

ਭਾਈ ਪਰਾਪਤਿ ਆਨੁਖ ਦੇਹਗੀਆਂ॥ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬003) 


ਗੋਬਿੰਦ ਮਿਲਣ ਕ ਇਹ ਤੇਗੰ ਝਗੀਆ 
ਪੰਨਾਂ - 72 

ਇਹ ਸਰੀਰ ਵਾਹਿਗੁਰੂ ਵਿਚ ਅਭੇਦਤਾ ਪ੍ਰਾਪਤ ਕਰਨ 
ਵਾਸਤੇ ਮਿਲਿਆ ਹੈ। ਪਰ ਇਹ ਸਭ ਕੁਝ ਸੁਣ ਕੇ ਵੀ 
ਅਣਸੁਣਿਆ ਕਰ ਦਿੰਦੇ ਹਨ, ਬੇਪਰਵਾਹੀ ਵਰਤਦੇ ਹਨ ਅਤੇ 
ਨਾ ਹੀ ਜਾਨਣ ਦੀ ਕੋਸ਼ਿਸ਼ ਕਰਦੇ ਹਨ। ਸੈਸਾਰ ਵਿਚ ਆ 
ਕੇ “ਖਾਓ, ਪੀਓ ਅਤੇ ਐਸ਼ ਕਰੋ” ਨੂੰ ਹੀ ਆਪਣੇ ਜੀਵਨ 
ਦਾ ਮੰਤਵ ਸਮਝਦੇ ਹਨ। ਭੋਗਾਂ ਅਤੇ ਐਸ਼ੋ-ਇਸ਼ਰਤ ਦਾ 
ਜੀਵਨ ਬਿਤਾਉਣ ਨੂੰ ਹੀ ਮਕਸਦ ਬਣਾ ਲੈਂਦੇ ਹਨ, ਗੱਲਾਂ 
ਬਾਤਾਂ ਵਿਚ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੇ । ਗੁਰਮਤਿ 
ਦੇ ਸੁਨਹਿਰੀ ਅਸੂਲਾਂ ਨੂੰ, ਗੁਰਬਾਣੀ ਦੇ ਹੁਕਮ ਨੂੰ ਮੰਨਣ 
ਨੂੰ ਹੀ ਤਿਆਰ ਨਹੀਂ ਹੁੰਦੇ। 

ਇਹੋ ਜਿਹੇ ਮਨੁਖ ਨੀਵੇਂ ਦਰਜੇ ਦੇ ਪਸ਼ੂਆਂ ਦੀ 
ਨਿਆਈਂ ਹੋਇਆ ਕਰਦੇ ਹਨ। ਜੋ ਜੰਮਦੇ ਰਹਿੰਦੇ ਹਨ ਤੇ 
ਮਰਦੇ ਰਹਿੰਦੇ ਹਨ। 
ਜਮਿ ਜਮਿ ਮਰੈ ਮਰੈ ਫਿਰਿ ਜੰਸੈ 
ਬ੍ਹਤ ਸਜਾਇ ਪਇਆ ਦੇਸ ਲੰਸੈ# __ਪੰਨਾ - 7020 

ਦੂਜੀ ਤਰ੍ਹਾਂ ਦੇ ਮਨੁਖ ਐਸੇ ਹੁੰਦੇ ਹਨ ਕਿ ਇਥੇ ਆ 
ਕੇ ਮੇਰੀ ਮੇਰੀ ਹੀ ਕਰਦੇ ਰਹਿੰਦੇ ਹਨ। ਮੇਰਾ ਘਰ, ਮੇਰਾ 
ਪਰਵਾਰ, ਮੇਰੀ ਜ਼ਮੀਨ, ਮੇਰੀ ਜਾਇਦਾਦ ਆਦਿ ਇਸ ਵਿਚ 
ਹੀ ਗਲਤਾਨ ਰਹਿੰਦੇ ਹਨ, ਇਸ ਤੋਂ ਉਪਰ ਸੁਰਤ ਚੁਕਣ 
ਦੀ ਕੋਸ਼ਿਸ਼ ਹੀ ਨਹੀਂ ਕਰਦੇ ਕਿ ਕਦੀ ਸੈਸਾਰ ਤੋਂ ਵੀ ਜਾਣਾ 
ਹੈ, ਅੱਗੇ ਜਾ ਕੇ ਕੀ ਵਰਤਾਰਾ ਹੋਏਗਾ। ਬਿਲਕੁਲ ਬੇਖਬਰ 
ਤੇ ਬੇਪਰਵਾਹ ਹੁੰਦੇ ਹਨ। 


ਬੀਬੀ ਰਣਜੀਤ ਕੌਰ ਜੀ 


੧3।10181151631)60£11131.੮0।੧) 


ਬਾਰਹ ਬਰਸ ਬਾਲਪਨ ਲੰਤੇ ਯੰਸ਼ ਬਕ ਕਛੁ ਤਪ ਨ ਕੀਓ॥ 
ਤੀਸ ਬਰਸ਼ ਕਛੁ ਦੇਵ ਨ ਪੁਜਾ ਫਿਰਿ ਪਛੁਤਾਨਾ ਬਿਗਧਿ ਭਇਓ॥ 
ਮੋਗੀ ਮੈਗੀ ਕਰਤੇ ਜਨ ਗਇਓ / ਪੰਨਾ - 479 
ਇਹਨਾਂ ਦਾ ਸਾਰਾ ਜੀਵਨ ਮੋਹ ਮਾਇਆ ਵਿਚ ਗ੍ਰਸਤ 
ਹੋਣ ਕਰਕੇ ਇਹ ਜਦੋਂ ਸੈਸਾਰ ਤੋਂ ਜਾਂਦੇ ਹਨ, ਜੇਕਰ ਸੁਰਤ 
ਬੱਚਿਆਂ ਵਿਚ ਚਲੀ ਗਈ ਤਾਂ ਸੂਰ ਦੀ ਜੂਨੀ, ਜੇ ਰੁਪਏ ਟੱਕੇ 
ਵਿਚ ਚਲੀ ਜਾਵੇ ਤਾਂ ਸੱਪ ਦੀ ਜੂਨੀ, ਕਾਮ ਆਦਿ ਭੋਗਾਂ 
ਵਿਚ ਹੋਵੇ ਤਾਂ ਵੇਸਵਾ ਦੀ ਜੂਨੀ, ਜਾਇਦਾਦ ਵਿਚ ਬਿਰਤੀ 
ਚਲੀ ਜਾਵੇ ਤਾਂ ਪਰੇਤ ਦੀ ਜੁਨੀ ਮਿਲਦੀ ਹੈ। ਜਿਸ ਦੀ 
ਬਿਰਤੀ ਅੰਤ ਸਮੇਂ` ਗੁਰੁ ਦੇ ਚਰਨਾਂ ਵਿਚ ਹੋਵੇ, ਪ੍ਰਭੂ ਦੇ 
ਧਿਆਨ ਵਿਚ ਹੋਵੇ, ਉਹ ਸਚਖੰਡ ਦਾ ਵਾਸੀ ਬਣ ਜਾਂਦਾ 
ਹੈ ਤੇ ਉਸ ਦੇ ਜਨਮ ਮਰਨ ਦਾ ਗੇੜ ਕੱਟਿਆ ਜਾਂਦਾ ਹੈ। 
ਪਰ ਕੁਦਰਤੀ ਹੈ ਕਿ ਅੰਤ ਸਮੇਂ ਤਾਂ ਉਹੀ ਧਿਆਨ ਆਵੇਗਾ 
ਜੋ ਕੋਮ ਮਨੁਖ ਸਾਰੀ ਉਮਰ ਕਰਦਾ ਰਿਹਾ ਹੋਵੇ। ਇਸ ਵਾਸਤੇ 
ਫੁਰਮਾਨ ਹੈ - 
ਅੰਤਿ ਕਾਹਲੇ ਜੋ ਲਛਮੀ ਸਿਮਰੈ ਐਗੰ ਚਿੰਤਾ ਮਹਿ ਜੇ ਮਰੈ 
ਸ਼ਰਪ ਜੋਨਿ ਵਲਿ ਵਲਿ ਅਓਤਰੈ 4 
ਅਗਾ ਬਾਈ ਗੀਝੈਦ ਨਾਮੁ ਮਤਿ ਬੀਸਰੈ ॥ 
ਆੰਤਿ ਕਾਲਿ ਜੋ ਇਸਤ੍ਾਂ ਨਿਮਰੈ ਐਸੀ ਚਿੰਤਾ ਮਹਿ ਜੋ ਮਰੈ / 
ਬੇਸ਼ਵਾ ਜੋਨਿ ਵਲਿ ਵਲਿ ਅਓਂਤਰੈ / 
ਆੰਤਿ ਕਾਗਲੇ ਜੌ ਲੜਿਕੇ ਸਿਮਰੈ ਐਸਗੰ ਚਿੰਤਾ ਮਹਿ ਜੇ ਮਰੈ 4 
ਸ਼ੁਕਰ ਜੋਨਿ ਵਲਿ ਵਲਿ ਅਓਂਤਰੈ ॥ 
ਅੰਤਿ ਕਾਲਿ ਜੋ ਮੰਦਰ ਸਿਮਰੈ ਐਸਾ ਚਿੰਤਾ ਮਹਿ ਜੇ ਮਰੈ॥ 
ਪ੍ਰੰਤ ਜੋਨਿ ਵਲਿ ਵਲਿ ਅਉਂਤਰੈ ॥ 
ਆੰਤਿ ਕਾਲਿ ਨਾਰਾਇਣ ਸਿਮਰੈ ਐਸਾ ਚਿੰਤਾ ਮਹਿ ਜੇ ਮਰੈ॥ 
ਬਦਤਿ ਤਿਲੌਚਨ ਤੇ ਨਰ ਮੁਕਤਾ ਪੀਤੰਬ੍ਰ ਵਾ ਕੇ ਰਿਦੈ ਵਸੈ 
ਪੰਨਾਂ - 526 
ਇਹ ਸਾਰੇ ਬਚਨ ਰਾੜੇ ਵਾਲੇ ਸੈਤ ਮਹਾਰਾਜ ਜੀ ਉਥੇ 
ਬੈਠੀ ਸੈਗਤ ਨਾਲ ਕਰ ਰਹੇ ਸਨ ਤੇ ਉਨ੍ਹਾਂ ਨੇ ਦੱਸਿਆ ਕਿ 
ਤੁਸੀਂ ਇੰਨ੍ਹਾਂ ਦੀ ਚੁਪ ਦੇਖ ਕੇ ਹੱਸ ਰਹੇ ਸੀ, ਇਹਨਾਂ ਬਾਰੇ 
ਤੁਸੀਂ ਕੀ ਜਾਣ ਸਕਦੇ ਹੋ? ਮੈਂ ਤੁਹਾਨੂੰ ਇਕ ਗੱਲ ਦੱਸਦਾ 
ਹਾਂ ਕਿ “ਅੱਜ ਸੁਹਾਗਣ ਨੂੰ ਸੁਹਾਗਣ ਦਾ ਮੇਲ ਹੋਇਐ, ਹੁਣ 
ਤਕ ਤਾਂ ਰੈਡੀਆਂ ਨਾਲ ਹੀ ਵਾਹ ਪਿਆ ਹੈ।” ਸੁਹਾਗਣ ਪੂਰੇ 
ਨੂੰ ਕਿਹਾ ਜਾਂਦਾ ਹੈ। ਇਸ ਤੋਂ ਜਾਹਿਰ ਹੈ ਕਿ ਬਾਬਾ ਜੀ ਸਾਢੇ 
ਸੋਲਾਂ ਸਾਲ ਦੀ ਉਮਰ ਵਿਚ ਪੂਰੇ ਸਨ। ਸੈਤ ਮਹਾਰਾਜ ਜੀ 
ਦੇ ਮੁਖਾਰ ਬਿੰਦ ਤੋਂ ਇਹ ਬਚਨ ਸੁਣ ਕੇ ਸਾਰਿਆਂ ਨੇ 
ਨੀਵੀਆਂ ਪਾ ਲਈਆਂ ਤੇ ਅੰਦਰੋਂ ਅੰਦਰੀ ਆਪਣੀ ਗਲਤੀ 
ਦਾ ਅਹਿਸਾਸ ਹੋ ਰਿਹਾ ਸੀ ਕਿ ਬਿਨਾ ਵਜ੍ਹਾ ਕਿਸੇ ਤੇ ਹੱਸਣਾ 
ਨਹੀਂ ਚਾਹੀਦਾ। ਸਨਾਟਾ ਜਿਹਾ ਛਾ ਗਿਆ ਅਤੇ ਸਤ 
ਮਹਾਰਾਜ ਜੀ ਨੇ ਨੇਤਰ ਬਦ ਕਰ ਲਏ। ਬਾਬਾ ਜੀ ਦੋਵੇਂ ਹੱਥ 
ਜੋੜ ਕੇ ਅੱਗੇ ਖੜ੍ਹੇ ਸਨ ਅਤੇ ਮਾਤਾ ਜੀ ਵੀ ਸੈਗਤ ਵਿਚ 
ਬੈਠੇ ਸਭ ਕੁਝ ਸੁਣ ਦੇਖ ਰਹੇ ਸਨ ਅਤੇ ਮਨ ਹੀ ਮਨ ਵਿਚ 


$।। 53੮2੫੫ 18੬੧ 51੧£। .। ੬018੧ 


21 


ਗਦਗਦ ਹੋ ਰਹੇ ਸਨ। ਸੈਤ ਮਹਾਰਾਜ ਜੀ ਨੇ ਚਾਲੀ ਮਿੰਟ 
ਨੇਤਰ ਬਦ ਰੱਖੇ ਅਤੇ ਬਾਬਾ ਜੀ ਦਾ ਸਾਰਾ ਭਵਿੱਖ ਵਾਚ 
ਲਿਆ ਅਤੇ ਦਇਆਲਤਾ ਵਿਚ ਆ ਕੇ ਬਚਨ ਕੀਤਾ ਕਿ 
ਤੁਹਾਡੀ ਭਗਤੀ ਪੁਰੀ ਹੈ ਪਰੈਤੁ ਰੁਹਾਨੀਅਤ ਦਾ ਆਖਰੀ ਇਕ 
ਕਦਮ ਪੁਟਣਾ ਬਾਕੀ ਰਹਿੰਦਾ ਹੈ, ਉਹ ਵੀ ਇਸੇ ਜਨਮ ਵਿਚ 
ਪੁਟ ਲਵੋ । ਬਸ ਇਸ ਉਪਦੇਸ਼ ਦੀ ਹੀ ਕਸਰ ਬਾਕੀ ਰਹਿੰਦੀ 
ਸੀ ਜੋ ਸੈਤ ਮਹਾਰਾਜ ਜੀ ਨੇ ਪੂਰੀ ਕਰ ਦਿਤੀ ਕਿਉਂਕਿ 
ਕਮਾਈ ਤਾਂ ਪਹਿਲਾਂ ਹੀ ਪੂਰੀ ਸੀ। 

ਜਿਸ਼ ਨੇ ਦਇਆਲੁ ਹੋਵੈ ਮੇਰਾ ਸੁਆਮੀ 

ਤਿਸ਼ ਗੁਗਸ਼ਿਖ ਗੁਰੂ ਉਪਦੇਸ਼ ਸ਼ਣਾਵੈ॥ ਪੰਨਾ - 306 

ਸੈਤ ਮਹਾਰਾਜ ਜੀ ਦੀ ਮੇਹਰ ਦੀ ਨਦਰ ਹੋ ਗਈ ਅਤੇ 
ਇਧਰ ਇਨ੍ਹਾਂ ਨੇ ਮਨ ਹੀ ਮਨ ਵਿਚ ਆਪਣਾ ਆਪ ਸਮਰਪਣ 
ਕਰ ਦਿਤਾ। ਲੈਮੇ ਸਮੇਂ ਤੋਂ ਆਪ ਦੀ ਤਲਾਸ਼ ਸੀ, ਉਹ 
ਤਲਾਸ਼ ਪੂਰੀ ਹੋ ਗਈ, ਦਿਲ ਦਾ ਸੌਦਾ ਹੋ ਗਿਆ ਕਿਉਂਕਿ 
ਆਪ ਲੱਭ ਰਹੇ ਸੀ ਕਿ ਕੋਈ ਪੂਰਾ ਮਿਲੇ ਜਿਸ ਨਾਲ ਦਿਲ 
ਦਾ ਸੌਦਾ ਕਰ ਸਕੀਏ। ਅੱਜ ਇਸ ਪਿਆਰੇ ਨੇ “ਨਦਰੀ ਨਦਰ 
ਨਿਹਾਲ” ਕਰ ਦਿਤਾ ਅਤੇ ਅੰਦਰੋਂ ਇਹ ਧੁਨ ਸੁਣਾਈ ਦੇ ਰਹੀ 
ਸੀ। 

ਮਨ ਤਨੁ ਤੇਰਾ ਧਨੁ ਭੀ ਤਰਾ 

ਤੁੰ ਠਾਕਰ ਸੁਆਮੀ ਪ੍ਰਭੁ ਮੇਰਾ ਪੰਨਾ - 306 

ਸੈਤ ਮਹਾਰਾਜ ਜੀ ਦੇ ਇਨ੍ਹਾਂ ਰੂਹਾਨੀਅਤ ਦੇ ਬਚਨਾਂ 
ਨੇ ਅੰਦਰੋਂ ਹਿਰਦਾ ਵਿੰਨ੍ਹ ਕੇ ਰੱਖ ਦਿਤਾ। ਹਾਲਤ ਇਸ ਤਰ੍ਹਾਂ 
ਦੀ ਹੋ ਗਈ ਕਿ ਹੁਣ ਇਕ ਸਵਾਸ ਵੀ ਨਾਮ ਸਿਮਰਨ ਤੋੱ 
ਬਿਨਾ ਅਜਾਂਈ ਨਾ ਜਾਣ ਦਿਤਾ ਜਾਵੇ, ਨਾਮ ਜੱਪਣ ਤੋਂ 
ਬਿਨਾਂ ਹੋਰ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਤੇ ਆਪ ਦੀ 
ਵੈਰਾਗਮਈ ਦਸ਼ਾ ਐਸੀ ਬਣ ਗਈ ਸੀ - 

ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜ਼ ਏਕੁ # 

ਲਾਗਤ ਹੀ ਡੂਇ ਗਿਰਿ ਪਰਿਆ' ਪਰਾ ਕਰੇਜੋ` ਛੰਕੁ 

ਪੰਨਾ - 3375 

ਬਸ ਹੁਣ ਆਪ ਚਾਹੁੰਦੇ ਸੀ ਕਿ ਕਿਤੇ ਇਕਾਂਤ ਵਿਚ 
ਜਾ ਕੇ ਬੈਠਿਆ ਜਾਵੇ ਜਿਥੇ ਨੇੜੇ ਤੇੜੇ ਕੋਈ ਬਿਰਤੀ ਤੋੜਨ 
ਵਾਲਾ ਨਾ ਹੋਵੇ। ਸੈਤ ਮਹਾਰਾਜ ਜੀ ਤੋਂ ਆਗਿਆ ਲਈ ਤੇ 
ਚਰਨਾਂ ਤੇ ਸੀਸ ਰੱਖ ਕੇ ਨਮਸ਼ਕਾਰ ਕੀਤੀ ਤੇ ਕਿਹਾ ਕਿ 
ਮਹਾਰਾਜ ਆਪ ਨੇ ਕਿਰਪਾ ਰੱਖਣੀ ਤੇ ਇਸ ਨਾਚੀਜ਼ ਤੋਂ ਇਹ 
ਕਾਰਜ ਪੂਰਾ ਕਰਵਾਉਣ ਦੀ ਸ਼ਕਤੀ ਬਖਸ਼ਣੀ। ਸੈਤ ਮਹਾਰਾਜ 
ਜੀ ਨੇ ਅਸ਼ੀਰਵਾਦ ਦੇ ਕੇ ਆਗਿਆ ਦਿਤੀ ਕਿ ਤਕੜੇ ਹੋ 
ਕੇ ਲੱਗੋ ਵਾਹਿਗੁਰੂ ਮੇਹਰ ਕਰਨਗੇ। ਸੈਤ ਮਹਾਰਾਜ ਜੀ ਵੀ 
ਕੁਰਸੀ ਤੋਂ ਉਠ ਕੇ ਭੌਰੇ ਵਿਚ ਚਲੇ ਗਏ ਤੇ ਸਾਰੀ ਸੈਗਤ 
ਆਪੋ ਆਪਣੀ ਥਾਂ ਤੇ ਨਮਸ਼ਕਾਰ ਕਰਕੇ ਮਹਾਂਪੁਰਸ਼ਾਂ ਦੀਆਂ 
ਖੁਸ਼ੀਆਂ ਲੈ ਕੇ ਚਲੀ ਗਈ। ਆਪ ਵਾਪਸ ਜਾਂਦੇ ਹੋਏ ਮਾਤਾ 


<.੨ ੩੨੩ 


ਜੀ ਨਾਲ ਬਚਨ ਕਰ ਰਹੇ ਸੀ, ਕਹਿਣ ਲੱਗੇ ਬੇਬੇ! ਹੁਣ ਤੁਸੀਂ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਜਾਵੋ, ਮੈਂ ਉਸ ਕਦਮ ਨੂੰ ਪੁਟਣ ਲਈ ਬਹੁਤ ਉਤਾਵਲਾ ਹਾਂ 
ਜਿਸ ਬਾਰੇ ਸੈਤ ਮਹਾਰਾਜ ਜੀ ਨੇ ਬਚਨ ਕੀਤਾ ਹੈ। ਹੁਣ ਮੈਨੂੰ 
ਇਸ ਤੋਂ` ਬਿਨਾਂ ਹੋਰ ਕੋਈ ਫੁਰਨਾ ਨਹੀਂ ਆ ਰਿਹਾ। ਅੰਦਰ 
ਜੇ ਕੋਈ ਫੁਰਨਾ ਹੈ ਤਾਂ ਸਿਰਫ ਇਹੋ ਹੈ, ਮੇਰੀ ਹਾਲਤ ਮੈਂ ਹੀ 
ਜਾਣਦਾ ਹਾਂ, ਤੁਸੀਂ ਮੇਰੀ ਅੰਦਰਲੀ ਅਵਸਥਾ ਨੂੰ ਨਹੀਂ ਸਮਝ 
ਸਕਦੇ। 
ਲਾਗੀ ਹੋਇ ਸ਼ ਜਾਨ ਪੀਰ॥ 
ਰਾਮ ਭਗਤਿ ਅਨੀਆਲੇ ਤੀਰ ਪੰਨਾ - 327 
ਸੈਤ ਮਹਾਰਾਜ ਜੀ ਦੇ ਬਚਨਾਂ ਦੇ ਅਣਿਆਲੇ ਤੀਰਾਂ ਨੇ 
ਮੇਰੇ ਅੰਦਰ ਗਹਿਰੇ ਘਾਵ ਕਰ ਦਿਤੇ ਹਨ, ਇਸ ਦਾ ਦਰਦ ਮੈਂ ਹੀ 
ਜਾਣਦਾ ਹਾਂ। ਹੁਣ ਜਦ ਤੱਕ ਮੈਂ ਇਹ ਕੰਮ ਪੂਰਾ ਨਹੀਂ ਕਰ 
ਲੈਂਦਾ, ਮੈਂ ਟਿਕ ਕੇ ਨਹੀਂ ਬੈਠ ਸਕਦਾ ਤੇ ਨਾ ਹੀ ਮੈਨੂੰ ਚੈਨ ਆ 
ਸਕਦੀ ਹੈ। ਇਸ ਦਾ ਇਕੋ ਇਕ ਇਲਾਜ ਹੈ ਕਿ ਮੈਂ ਇਕ ਟੱਕ, 
ਇਕ ਰਸ ਹੋ ਕੇ, ਲਿਵ ਲਾ ਕੇ ਆਪਣੇ ਪਿਆਰੇ ਵਿਚ ਅਭੇਦ 
ਹੋ ਜਾਵਾਂ, ਜਿਸ ਵਾਸਤੇ ਮੈਨੂੰ ਇਕਾਂਤ ਚਾਹੀਦੀ ਹੈ। ਮਾਤਾ ਜੀ 
ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਮੇਰਾ ਪੁੱਤਰ ਜਮਾਂਦਰੂ ਸੈਤ ਹੈ 
ਅਤੇ ਇਨ੍ਹਾਂ ਤੇ ਪੂਰੀ ਸ਼ਰਧਾ ਰੱਖਦੇ ਸਨ। ਆਪ ਜਦੋ ਵੀ 
ਪ੍ਸ਼ਾਦਾ ਛਕਦੇ ਤਾਂ ਮਾਤਾ ਜੀ ਹਮੇਸ਼ਾ ਇਨ੍ਹਾਂ ਦਾ ਸੀਤ ਪ੍ਰਸ਼ਾਦ 
ਛਕਿਆ ਕਰਦੇ ਸਨ। ਕਹਿਣ ਲੱਗੇ, ਬੇਟਾ! ਠੀਕ ਹੈ ਜਿਸ ਤਰ੍ਹਾਂ 
ਤੁਹਾਡਾ ਮਨ ਕਰਦਾ ਹੈ, ਪਰਵਾਰ ਵੱਲੋਂ ਤੁਹਾਡੀ ਭਗਤੀ ਵਿਚ 
ਕੋਈ ਵਿਘਨ ਪਾਉਣ ਵਾਲਾ ਨਹੀਂ ਹੈ। ਆਪ ਦੀ ਧਰਮ 
ਸੁਪਤਨੀ ਬੀਬੀ ਰਣਜੀਤ ਕੌਰ ਜੀ ਤਾਂ ਪਹਿਲਾਂ ਤੋਂ ਹੀ ਆਪ 
ਦੀ ਭਗਤੀ ਵਿਚ ਵਿਘਨਕਾਰੀ ਨਹੀਂ ਬਣੇ ਸਨ ਤੇ ਅੱਜ ਮਾਤਾ 
ਜੀ ਤੋ ਵੀ ਇਹ ਬਚਨ ਸੁਣ ਕੇ ਪ੍ਰਸੰਨਤਾ ਹੋਈ ਕਿਉਂਕਿ 
ਪਰਵਾਨਗੀ ਮਿਲ ਗਈ ਸੀ। ਇਕ ਦਿਨ ਅਚਾਨਕ ਅਛੋਪਲੇ ਹੀ 
ਬਿਨਾਂ ਕਿਸੇ ਨੂੰ ਦੱਸੇ, ਆਪਨੇ ਕਛਿਹਰਾ, ਪਰਨਾ ਚੁਕਿਆ ਤੇ 
ਘੰਰੇਂ ਨਿਕਲ ਪਏ ਕਿਉਂਕਿ ਅੰਦਰ ਪਿਆਰੇ ਦੇ ਬੋਲ ਕੈਨਾਂ ਵਿਚ 
ਗੁੰਜਾ ਰਹੇ ਸਨ “ਰੁਹਾਨੀਅਤ ਦਾ ਆਖਰੀ ਕਦਮ ਪੁਟ ਲਵੋ” 
ਅੰਦਰ ਉਤਸ਼ਾਹ ਸੀ ਕਿ ਇਹ ਕੰਮ ਜਲਦੀ ਤੋਂ ਜਲਦੀ ਪੁਰਾ 
ਹੋਵੇ। ਤੁਰਦੇ ਤੁਰਦੇ ਆਪ ਪਹਿਲਾਂ ਮਸਤੂਆਣਾ ਸਾਹਿਬ ਗਏ, 
ਭਜਨ ਬੰਦਗੀ ਕਰਦੇ ਸਨ, ਉਨ੍ਹਾਂ ਦੇ ਡੇਰੇ ਕਾਫੀ ਸਮਾਂ ਰਹੇ। 
ਉਥੋਂ ਖਾਰਾ ਹੁੰਦੇ ਹੋਏ ਜਵਾਹਰ ਦੀ ਕੋਠੀ (ਮਾਣਸਾ) ਪਹੁੰਚ ਗਏ 
ਜਿਸ ਦੇ ਨੇੜੇ ਪਲਾਹੀਆਂ ਦਾ ਘਣਾ ਜੈਗਲ ਸੀ। ਇਥੇ ਆਪ ਨੇ 
ਦੇਖਿਆ ਕਿ ਕੋਈ ਨੇੜੇ ਤੇੜੇ ਪਿੰਡ ਨਹੀਂ ਹੈ, ਉਜਾੜ ਹੈ, ਕੋਈ 
ਆਉਣ ਜਾਣ ਵਾਲਾ ਨਹੀਂ ਹੈ। ਜਗ੍ਹਾ ਪਸੈਦ ਆ ਗਈ ਕਿ 
ਪੂਰੀ ਇਕਾਂਤ ਹੈ। ਇਥੇ ਬੈਠ ਕੇ ਆਪ ਨੇ ਕਠਿਨ ਸਾਧਨਾ ਸ਼ੁਰੂ 
ਕਰ ਦਿਤੀ। ਦਿਨ ਰਾਤ ਇਕ ਕਰ ਦਿਤਾ । ਚੌਵੀ ਘੰਟਿਆਂ ਵਿਚੋਂ 
ਆਪ 22 ਘੰਟੇ ਭਜਨ ਕਰਦੇ ਸੀ ਅਤੇ ਦੋ ਘੰਟੇ ਆਰਾਮ ਕਰਿਆ 
ਕਰਦੇ ਸੀ। ਜਵਾਹਰ ਦੀ ਕੌਠੀ ਇਕ ਭਲਾ ਪੁਰਸ਼ ਸਰਦਾਰ 
ਹਰਚਰਨ ਸਿੰਘ ਜਿਲੇਦਾਰ ਇਨ੍ਹਾਂ ਦਾ ਪ੍ਰੇਮੀ ਬਣ ਗਿਆ ਜੋ ਹਰ 
ਰੋਜ਼ ਆਪ ਨੂੰ ਪ੍ਰਸ਼ਾਦਾ ਦੇ ਜਾਇਆ ਕਰਦੇ ਸੀ। ਆਪ ਨੇ 


“ਆਤਮ ਮਾਰਗ”, ਮਈ, 2002. 


%। 5320੫ 18£[। 5।੧੬। .। ੬00) 


ਇਨ੍ਹਾਂ ਨੂੰ ਹਦਾਇਤ ਕੀਤੀ ਕਿ ਸਿਰਫ ਇਕ ਟਾਈਮ ਹੀ 
ਪਰਸ਼ਾਦਾ ਲਿਆਇਆ ਕਰਨ ਜਿਸ ਵਿਚ ਇਕ ਫੁਲਕਾ ਤੇ ਇਕ 
ਦਾਲ ਦੀ ਕੌਲੀ, ਬਿਲਕੁਲ ਸਾਦਾ ਭੋਜਨ, ਜਿਸ ਵਿਚ ਮਿਰਚ, 
ਮਸਾਲਾ ਆਦਿ ਨਾ ਪਾਇਆ ਹੋਵੇ। ਆਪ ਜੀ ਦੱਸਿਆ ਕਰਦੇ 
ਸੀ ਕਿ ਉਨ੍ਹਾਂ ਦਿਨਾਂ ਵਿਚ ਮੇਰਾ ਸਰੀਰ ਸੁਕ ਕੇ ਪਿੰਜਰ ਦੀ 
ਤਰ੍ਹਾਂ ਬਣ ਗਿਆ ਸੀ ਤੇ ਸਰੀਰ ਦੀਆਂ ਸਾਰੀਆਂ ਹੱਡੀਆਂ 
ਗਿਣੀਆਂ ਜਾ ਸਕਦੀਆਂ ਸਨ। ਉਸ ਵੇਲੇ ਤੀਬਰ ਤਮ ਵੈਰਾਗ 
ਸੀ, ਕੇਵਲ ਨਾਮ ਦੀ ਹੀ ਭੁੱਖ ਸੀ ਹੋਰ ਕਿਸੇ ਚੀਜ਼ ਦੀ ਭੁੱਖ, 
ਇਛਾ, ਖਿਆਲ ਜਾਂ ਫੁਰਨਾ ਨਹੀਂ ਸੀ ਹੁੰਦਾ, ਉਸ ਵੇਲੇ ਆਪ 
ਦੀ ਹਾਲਤ ਇਸ ਤਰ੍ਹਾਂ ਦੀ ਹੋ ਚੁਕੀ ਸੀ। 
ਸ਼ਾਚੇ ਨਾਮ ਕੀ ਲਾਗੈ ਭੂਖ 
ਉੰਤੁ ਡੂਥੈ ਖਾਇ ਚਲੀਆਹਿ ਦੂਖ ॥ 
ਸ਼ੋ ਕਿਉਂ ਵਿਸ਼ਰੈ ਮੇਗੀ ਮਾ/ਇ॥ 
ਸ਼ਾਚਾ ਸ਼ਾਹਿਬ ਸ਼ਾਚੈ ਨਇ॥ 


ਕਦ ਭਵ ਘਾ 


ਇਨਕਮ ਟੈਕਸ (1.1.) ਦੇ ਰਹੇ 
ਪ੍ਰੇਮੀਆਂ ਲਈ ਖੁਸ਼ਖਬਰੀ 


ਹੂ 
ਤੈ 
ਰੰ 
ਹਰ 
ਰ੍ 


ਵਾਲੇ ਪ੍ਰੇਮੀ ਹੁਣ ਦਿਤੀ ਰਕਮ ਦੀ 50% ਰਾਸ਼ੀ ਤੇ! 
ਵਇਨਕਮਟੈਕਸ ਛੋਟ ਲੈ ਸਕਦੇ ਹਨ। ਕਮਿਸ਼ਨਰ੬ 
< ਇਨਕਮਟੈਕਸ ਵਲੋਂ' ਜਾਰੀ ਪੱਤਰ ਨੰ. 611/6140-5 
ਵ1/6803/2001-2002/3050 ਮਿਤੀ 22.2.2002/6 
੪6.3.2002 ਅਨੁਸਾਰ ਇਹ ਛੂਟ |.. &੦੧, 19616 
$(43 01 1961) ਦੀ ਧਾਰਾ 0/8803 ਅਧੀਨ$ 
੪1.42001 ਤੋਂ 31.3.2004 ਤੱਕ ਲਾਗੂ ਰਹੇਗੀ । ਛੂਟ੪ 


੪ਪਾਪਤ ਰਸੀਦ ਨਾਲ ਲਾਵੋ ਜੀ। 


੧3।10181151631)60£11131.੮0।੧) 


ਹਿਮਾਲੀਅਨ ਯੋਗੀ ਦਾ ਸੈਗ 
(03010 '/1॥ 17093130311 0351੦) 


ਸਿਹਤ ਤੇ ਆਹਾਰ 

ਸਰੀਰਕ ਅਰੋਗਤਾ, ਅਧਿਆਤਮ ਅਭਿਆਸ ਦਾ ਆਧਾਰ 
ਹੈ। ਜਦੋਂ ਤੁਸੀਂ ਸਰੀਰ ਨੂੰ ਪੂਰੀ ਤਰ੍ਹਾਂ ਅਰੋਗ ਰਖਦੇ ਹੋ, ਸਰੀਰ ਦੀ 
ਪੂਰੀ ਪੂਰੀ ਦੇਖਭਾਲ ਕਰ ਸਕਦੇ ਹੋ, ਤਦ ਹੀ ਤੁਸੀਂ ਅੰਤਰ 
ਆਤਮਾ ਤਕ ਪਹੁੰਚ ਸਕਦੇ ਹੋ । ਸਰੀਰ ਠੀਕ ਨਾ ਹੋਵੇ ਤਾਂ ਮਨ 
ਖਿੰਡਿਆ ਰਹਿੰਦਾ ਹੈ। ਜਿਸ ਦਾ ਸਰੀਰ ਠੀਕ ਨਾ ਹੋਵੇ ਉਸ ਕੋਲ 
ਹੌਰ ਕੁਝ ਵੀ ਕਰਨ ਦੀ ਸ਼ਕਤੀ ਨਹੀਂ ਹੁੰਦੀ । ਪ੍ਰਮਾਤਮਾ ਹਰੇਕ 
ਜਗ੍ਹਾ ਤੇ ਹੈ, ਮੇਰੇ ਵਿਚ ਪ੍ਰਮਾਤਮਾ ਹੈ, ਮੇਰਾ ਸਰੀਰ ਪ੍ਰਮਾਤਮਾ ਦਾ 
ਮੰਦਰ ਹੈ, ਜਿਵੇਂ ਅਸੀਂ ਮੰਦਰ ਨੂੰ ਸਾਫ ਸੁਥਰਾ ਰਖਦੇ ਹਾਂ, ਇਸੇ 
ਤਰ੍ਹਾਂ ਮੈਂ ਆਪਣੇ ਸਰੀਰ ਨੂੰ ਸਾਫ ਸੁਥਰਾ, ਆਪਣੇ ਮਨ ਨੂੰ ਠੀਕ, 
੍ਾਸਾਂ ਨੂੰ ਠੀਕ ਤੇ ਪਵਿੱਤਰ ਰੱਖਣ ਦੀ ਕੋਸ਼ਿਸ਼ ਕਰਾਂਗਾ । ਸਰੀਰ 
ਇਕ ਸਾਧਨ ਹੈ ਇਸ ਦੀ ਦੇਖਭਾਲ ਜ਼ਰੁਰੀ ਹੈ। ਚੰਗਾ ਸੁਥਰਾ ਤੇ 
ਪੌਸ਼ਟਿਕ ਭੋਜਨ ਖਾਓ, ਠੀਕ ਤਰ੍ਹਾਂ ਨਿਸ਼ਚਿਤ ਸਮੇਂ ਸੌਵੇਂ, ਰੋਜ਼ 
ਵਿਆਮ ਕਰੋ। 

ਖਾਣ ਦੀਆਂ ਆਦਤਾਂ ਤੁਹਾਡੀ ਸਾਧਨਾ ਵਿਚ ਬਹੁਤ 
ਹੀ ਅਹਿਮ ਸਥਾਨ ਰਖਦੀਆਂ ਹਨ। ਪੁਰਾਣੇ ਸਮਿਆਂ ਵਿਚ 
ਪੌਸ਼ਟਿਕ ਤੇ ਸੈਤੁਲਨ ਆਹਾਰ ਤੇ ਜ਼ੋਰ ਦਿਤਾ ਗਿਆ ਹੈ। 
ਉਨ੍ਹਾਂ ਦੀਆਂ ਪੁਸਤਕਾਂ ਵਿਚ ਆਹਾਰ ਨੂੰ ਦੋ ਹਿੱਸਿਆਂ ਵਿਚ 
ਵੰਡਿਆ ਗਿਆ ਹੈ - ਪੇਟ ਸਾਫ ਰੱਖਣ ਵਾਲੇ ਅਤੇ ਪੌਸ਼ਟਿਕ । 
ਫਲਾਂ ਦੀ ਵਿਸ਼ੇਸ਼ਤਾ ਪੇਟ ਸਾਫ ਰੱਖਣ ਦੀ ਹੈ ਜਦੋਂ ਕਿ 
ਸਬਜ਼ੀਆਂ, ਅਨਾਜ ਅਤੇ ਦੁੱਧ ਦਹੀਂ ਇਹ ਵਧੇਰੇ ਪੌਸ਼ਟਿਕ 
ਹਨ, ਸਾਨੂੰ ਦੋਨੋਂ ਤਰ੍ਹਾਂ ਦੇ ਭੋਜਨ ਆਪਣੇ ਆਹਾਰ ਵਿਚ ਰਖਣੇ 
ਚਾਹੀਦੇ ਹਨ। ਸਾਧਕ ਨੂੰ ਆਪਣੇ ਆਹਾਰ ਵਿਚ ਕੋਈ ਇਹੋ 
ਜਿਹਾ ਤਤ੍ਹ ਨਹੀਂ ਲੈਣਾ ਚਾਹੀਦਾ ਜਿਹੜਾ ਉਸ ਦੇ ਸਰੀਰ 
ਨੂੰ ਕਿਸੇ ਤਰ੍ਹਾਂ ਨਾਲ ਤੰਗ ਕਰੇ ਜਾਂ ਸਰੀਰ ਨੂੰ ਦੂਸ਼ਿਤ ਕਰੇ। 
ਨਾੜੀਆਂ ਨੂੰ ਖਰਾਬ ਨਾ ਕਰੋ; ਮਿੱਠਾ, ਲੂਣ ਤੇ ਥਦਿਆਈ 
ਘੱਟ ਖਾਣੀਆਂ ਚਾਹੀਦੀਆਂ ਹਨ। ਖਾਂਦੇ ਸਮੈਂ ਪੌਸ਼ਟਿਕਤਾ ਦੇਖੋ। 
ਉਹ ਖਾਣਾ ਸਿਖੋ ਜੋ ਤੁਸੀਂ ਆਪਣੇ ਆਪ ਲਈ ਠੀਕ ਸਮਝਦੇ 
ਹੋ। ਹੌਲੀ ਹੌਲੀ ਆਪਣੇ ਆਪ ਨੂੰ ਸਮਝੋ। ਇਕ ਵਾਰੀ ਜਦੋਂ 
ਤੁਸੀਂ ਖਾਣੇ ਬਾਰੇ ਸਮਝ ਲਵੋਗੇ, ਉਸ ਨੂੰ ਤਿਆਰ ਕਰਨ ਦੀ 
ਵਿਧੀ ਜਾਣ ਲਵੋਗੇ ਫੇਰ ਇਹ ਵੀ ਪਤਾ ਲਗ ਜਾਵੇਗਾ ਕਿ 
ਖਾਧਾ ਕਿਵੇਂ ਜਾਵੇ । ਸ਼ਾਂਤਮਈ ਵਾਤਾਵਰਣ ਖਾਣ ਲਈ ਬਹੁਤ 
ਹੀ ਲੋੜੀਂਦਾ ਹੈ। ਕਾਹਲ ਵਿਚ, ਅਸ਼ਾਂਤੀ ਵਿਚ ਖਾਧਾ ਖਾਣਾ, 
ਭੋਜਨ ਦੀ ਜ਼ਹਿਰ ਬਣਾ ਦਿੰਦਾ ਹੈ ਜਿਹੜਾ ਤੁਹਾਡੇ ਸਰੀਰ 
ਲਈ ਹਾਨੀਕਾਰਕ ਬਣ ਜਾਂਦਾ ਹੈ। ਸਾਰੀਆਂ ਪਰੈਪਰਾਵਾਂ ਵਿਚ 
ਖਾਣ ਤੋ ਪਹਿਲਾਂ ਅਰਦਾਸ ਕਰਨ ਦੀ ਮਰਿਆਦਾ ਹੈ। 
ਅਰਦਾਸ ਕਰਨ ਦੀ ਵਿਗਿਆਨਕ ਮਹੱਤਤਾ ਹੈ। ਸਾਡੇ ਸਰੀਰ 
ਦੇ ਅੰਦਰ ਬਣਦੇ ਜੁਸ ਤੇ ਮੁੰਹ ਦਾ ਸਲਾਈਵਾ ਇਹ ਦੋਨੋਂ ਹੀ 
ਭੋਜਨ ਪਚਾਉਣ ਲਈ ਆਵਸ਼ਕ ਹਨ। ਅਰਦਾਸ ਕਰਨ ਵਿਚ 


%। 5320੫ 18£[। 5।੧੬। .। ੬00੧ 


ਇੰ 


ਡਾ. ਜਸ਼ਟਿਨ ਓਬਰਾਇਨ 
ਅਨਵਾਦਕਾ - ਡਾ. ਬੀਬੀ ਤੇਜਿੰਦਰ ਮਲਹੋਤਰਾ 


ਡਾ. ਸਵਾਮੀ ਰਾਮ ਜੀ 
ਸਮਾਂ ਲਗਦਾ ਹੈ। ਉਸ ਸਮੇਂ ਵਿਚ ਤੁਹਾਡਾ ਸਲਾਈਵਾ ਸ਼ਾਂਤ 
ਹੁੰਦਾ ਹੈ ਤੇ ਤੁਹਾਡੇ ਪਾਚਕ ਜੁਸ ਸਰੀਰ ਅੰਦਰ ਪੈਦਾ ਹੁੰਦੇ 
ਹਨ, ਫੇਰ ਤੁਸੀਂ ਖਾਣਾ ਸ਼ੁਰੂ ਕਰਦੇ ਹੋ। ਜੇ ਜੂਸ ਪੂਰੀ ਮਾਤਰਾ 
ਵਿਤ ਜਾ ਜਟ ਤੁਸੀਂ ਖਾਣਾ ਪਚਾ ਨਹੀਂ ਸਕਦੇ, ਉਸ ਨਾਲ 
ਫੇਰ ਔਖਾ ਹੋਵੇਗਾ। 


ਜੇ ਤੁਹਾਡੀ ਆਦਤ ਬਹੁਤਾ ਖਾਣ ਦੀ ਹੈ ਤਾਂ ਖੁਬ 
ਚਬਾਅ ਕੇ ਖਾਓ, ਚਬਾਓ, ਹੋਰ ਚੰਗੀ ਤਰ੍ਹਾਂ ਚਬਾਓ। ਇਸ 


੧3।10181151631)60£11131.੮0।੧) 


ਹੋਵੇਗਾ ਫੇਰ ਤੁਸੀਂ ਵਧ ਨਹੀਂ ਖਾਓਗੇ। ਜਿਨਾ ਵੀ ਖਾਓ, ਖੁਸ਼ 


ਭਾ 
ਭ= 
ਪਰ 
ਇਦਾ 
੧ 
ਪ੍ਰ 
ਨ 


ਰੀ ਤੁਸੀਂ ਖਾਂਦੇ ਖਾਂਦੇ ਹੀ ਸਭ ਹਜ਼ਮ 
ਕਰ ਲਵੋਗੇ। ਇਸ ਤਰ੍ਹਾਂ ਖਾਣ ਨੂੰ ਹੀ ਖਾਣ ਕਿਹਾ ਜਾਂਦਾ 
ਹੈ। ਜੋ ਕੁਝ ਵੀ ਖਾਣ ਵਿਚ ਹੋਵੋ, ਇਹ ਕਹਿ ਕੇ ਖਾਓ, ਇਹ 


ਖਾ ਕੇ ਖੱਬੇ ਪਾਸੇ ਵਲ ਪੰਜ ਮਿੰਟ ਲਈ ਲੇਟੋ ਤੇ ਆਰਾਮ ਕਰੋ । 
ਇਸ ਤਰ੍ਹਾਂ ਲੰਮੇ ਪੈਣ ਨਾਲ ਸੱਜੀ ਨਾਸਿਕਾ ਖੁਲੂ ਜਾਂਦੀ ਹੈ 
ਇਹ ਪਾਚਨ ਸ਼ਕਤੀ ਨੂੰ ਤੇਜ ਕਰਦੀ ਹੈ। ਖਾ ਕੇ ਇਕ ਦਮ 
ਸੌਣਾ ਕਾਫੀ ਹਾਨੀਕਾਰਕ ਹੈ, ਇਸ ਨਾਲ ਬੜੀਆਂ ਬਿਮਾਰੀਆਂ 
ਲਗਦੀਆਂ ਹਨ। ਸ਼ਾਮ ਦੀ ਰੋਟੀ ਬੜੀ ਹੀ ਹਲਕੀ ਹੋਣੀ 
ਚਾਹੀਦੀ ਹੈ ਤੇ ਸੌਣ ਤੋਂ ਚਾਰ ਘੰਟੇ ਪਹਿਲਾਂ ਖਾ ਲੈਣੀ 
ਚਾਹੀਦੀ ਹੈ। 
ਯੋਗੀ ਦਾ ਪਾਲਣ ਪੋਸ਼ਣ 

ਅਸੀਂ ਚਾਹ ਖਤਮ ਕੀਤੀ। ਦੁਕਾਨਦਾਰ ਨੂੰ ਕਿਹਾ, ਇਹ 
ਬਹੁਤ ਹੀ ਵਧੀਆ ਚਾਹ ਸੀ, ਸਵਾਮੀ ਜੀ ਨੇ ਮੈਨੂੰ ਥਾਪੜਾ 
ਦਿਤਾ ਤੇ ਅਸੀਂ ਅੱਗੇ ਤੁਰ ਪਏ, ਕਾਰ ਕੋਲ ਆ ਗਏ। 
ਸਵਾਮੀ ਬਹੁਤ ਹੀ ਅਨੋਖੇ ਮੂਡ ਵਿਚ ਸੀ, ਪਿਛਲੇ ਬਾਰ੍ਹਾਂ 
ਸਾਲਾਂ ਵਿਚ ਤਾਂ ਮੈਂ ਉਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਸੀ ਦੇਖਿਆ। 
ਮੈਂ ਇਹ ਜ਼ਰੂਰ ਸਿੱਖ ਲਿਆ ਸੀ, ਕਦੋਂ ਬੋਲਣਾ ਹੈ ਤੇ ਕਦੋਂ 
ਨਹੀਂ, ਕਦੋ' ਕੇਵਲ ਸੁਣਨਾ ਹੀ ਹੈ, ਕਦੋਂ ਪ੍ਰਸ਼ਨ ਪੁਛਣਾ ਹੈ, 
ਕਦੋਂ ਇਸ ਗੱਲ ਦਾ ਇਤਜ਼ਾਰ ਕਰਨਾ ਹੈ ਕਿ ਸਵਾਮੀ ਜੀ 
ਬੋਲਣ । ਮੈਂ ਅਨੇਕਾਂ ਸ਼ਿਸ਼ ਦੇਖੇ ਜਿਨ੍ਹਾਂ ਨੇ ਇਹ ਕੋਸ਼ਿਸ਼ ਕੀਤੀ 
ਕਿ ਉਹ ਸਵਾਮੀ ਜੀ ਦਾ ਏਜੈਡਾ ਤਿਆਰ ਕਰਕੇ ਉਸ 
ਅਨੁਸਾਰ ਸਵਾਮੀ ਜੀ ਨੂੰ ਅੱਗੇ ਕਰ ਸਕਣ। ਮੈਂ ਬਹੁਤ ਹੀ 
ਧਿਆਨ ਨਾਲ ਦੇਖਿਆ ਕਿਵੇਂ ਬੜੇ ਹੀ ਨਿਮਰਤਾ ਨਾਲ ਉਨ੍ਹਾਂ 
ਨੂੰ ਕਹਿ ਦਿਤਾ ਗਿਆ ਕਿ ਉਹ ਚਲੇ ਜਾਣ। ਮੈਂ ਦੇਖ ਰਿਹਾ 
ਸੀ, ਸਵਾਮੀ ਜੀ ਪਹਾੜਾਂ ਨਾਲ ਕਲੋਲ ਕਰ ਰਹੇ ਸੀ, ਸਵਾਮੀ 
ਜੀ ਪਹਾੜਾਂ ਨੂੰ ਦੇਖ ਦੇਖ ਕੇ ਜਿਵੇਂ ਨਿਹਾਲ ਹੋ ਰਹੇ ਹੋਣ ਤੇ 
ਬਿਲਕੁਲ ਇਸ ਤਰ੍ਹਾਂ ਸੀ ਜਿਵੇਂ ਪੂਰੀ ਤਰ੍ਹਾਂ ਬੇਫਿਕਰ ਹੋਣ, ਕੋਈ 
ਚਿੰਤਾ ਨਹੀਂ, ਪੁਰੀ ਬੇਪਰਵਾਹੀ ਵਿਚ ਸੀ। ਮੈਨੂੰ ਇਹ ਸਮਝ 
ਲਗ ਰਹੀ ਸੀ ਕਿ ਮੈਂ ਹੁਣ ਕੋਈ ਵੀ ਗੱਲ ਪੁੱਛ ਸਕਦਾ ਹਾਂ। 


ਮੈਂ ਕਿਹਾ, “ਸਵਾਮੀ ਜੀ!” 
'ਹੂ।” 
“ਤੁਸੀਂ ਕਿਸ ਤਰ੍ਹਾਂ ਦੇ ਬਾਲਕ ਸੀ ?” 

ਜਸਟਿਨ! ਮੈਂ ਐਨਾ ਜ਼ਿਆਦਾ ਖ੍ਰੂਦੀ ਬੱਚਾ ਸੀ ਕਿ ਮੈ' 
ਦੱਸ ਨਹੀਂ ਸਕਦਾ। ਮੈਨੂੰ ਹਰ ਸਮੇਂ ਹਰੇਕ ਕੋਲੋਂ ਉਸ ਦਾ 
ਧਿਆਨ ਚਾਹੀਦਾ ਸੀ। ਮੈਂ ਕਹਿੰਦਾ ਸੀ ਮੇਰੀ ਹੀ ਗੱਲ ਸੁਣੀ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਜਾਵੇ । ਗੁਫਾਵਾਂ ਬੱਚਿਆਂ ਲਈ ਕੋਈ ਚੰਗੀਆਂ ਥਾਵਾਂ ਨਹੀਂ 
ਹੁੰਦੀਆਂ। ਸੋ ਮੈਂ ਹਰੇਕ ਨਾਲ ਖਹਿਬੜਦਾ, ਸ਼ਰਾਰਤਾਂ ਕਰਦਾ 


ਆਪਣਾ ਸਿਰ ਪਿੰਟ ਪਿਟ ਕੇ ਕਹਿ ਰਹੇ ਸੀ ਇਹ ਮੇਰੇ ਕਰਮ 
ਹਨ। ਫੇਰ ਇਕ ਪਾਸੇ ਮੈਨੂੰ ਚੁਕਿਆ ਹੋਇਆ, ਦੂਸਰੇ ਪਾਸੇ 
ਪਾਣੀ ਦਾ ਭਾਂਡਾ ਤੇ ਦੋ ਕਿਲੋਮੀਟਰ ਤਰ ਕੇ ਪਾਣੀ ਲੈਣ 
ਗਏ। ਗੁਰੂਦੇਵ ਮੇਰੇ ਲਈ ਮਾਤਾ ਤੇ ਪਿਤਾ ਦੋਨੋਂ ਹੀ ਸਨ। 


ਮੈਨੂੰ ਜੀ ਆਇਆਂ ਕਿਹਾ ਗਿਆ ਤੇ ਕਲ੍ਹ ਦਾ ਯੋਗੀ ਕਹਿ 

ਕੇ ਮੇਰਾ ਪਰੀਚਾ ਕਰਾਇਆ ਗਿਆ। ਇਕ ਮੇਰੇ ਜਿੱਡਾ ਯੋਗੀ 
ਉਥੇ ਸੀ। ਉਸ ਨੇ ਮੈਨੂੰ ਨੁਡਾ ਮਾਰਿਆ ਤੇ ਮੈਨ ਥੱਲੋ ਸੁੱਟ 
ਲਿਆ। ਫੇਰ ਉਸ ਨੇ ਮੈਨੂੰ ਦਿਖਾਇਆ, ਮੈਂ ਕਿਥੇ ਸੌਣਾ ਹੈ। 
ਰੋਜ਼ ਉਠ ਕੇ ਮੈਂ ਉਸ ਨੂੰ ਝੁਕ ਕੇ ਨਮਸਕਾਰ ਕਰਨੀ, ਰੋਜ਼ 
ਉਸ ਨੇ ਮੈਨੂੰ ਠੁੱਡੇ ਮਾਰਨੇ । ਜਿਵੇਂ ਜਿਵੇਂ ਉਸ ਦੀ ਬਦਤਮੀਜ਼ੀ 


੧3।101181151631)60£11131.੮0।1) 


ਬਜ਼ੁਰਗ ਯੋਗੀ ਕਹਿਣ ਲੱਗੇ, ਜੋ ਮੈਂ ਕੀਤਾ ਹੈ ਇਸ 
ਗੱਲ ਦਾ ਇੰਤਜ਼ਾਰ ਬੜੀ ਦੇਰ ਤੋਂ ਸੀ। ਹੁਣ ਮੇਰੀ ਸਿਖਿਆ 
ਸ਼ੁਰੂ ਹੋ ਸਕਦੀ ਹੈ। ਯੋਗੀ ਦਾ ਤਰੀਕਾ ਦੋਨਾਂ ਤਰੀਕਿਆਂ ਦੀ 
ਮਿਲਾਵਟ ਸੀ । ਕੂੰਗਫੂ” ।6੫00 ਪਿ ਤੇ ਹਿੰਦੁਸਤਾਨੀ ਕਰਾਟੇ, 
ਇੰਡੀਅਨ ਕਰਾਟੇ ! ਜਸਟਿਨ ਤੈਨੂੰ ਪਤਾ ਹੈ ਇਹ ਸੈਸਕ੍ਿਤ 
ਸ਼ਬਦ ਹਨ। 

ਮੱਠ ਵਿਚ ਇਕ ਸਭ ਤੋਂ ਉਚ ਕੋਟੀ ਦੇ ਗੁਰੁ ਨੇਤਰਹੀਨ 
ਸੀ, ਉਨ੍ਹਾਂ ਨੂੰ ਸਦਾ ਹੀ ਪਤਾ ਹੁੰਦਾ ਸੀ ਕਿ ਸਾਮ੍ਹਣੇ ਵਾਲਾ 
ਕਿਥੇ ਹੈ। ਮੈਂ ਰਮੇਸ਼ਾ ਹੌਲੀ ਜਿਹੀ ਉਨ੍ਹਾਂ ਕੋਲ ਜਾਣ ਦੀ ਕੋਸ਼ਿਸ਼ 
ਕਰਦਾ ਪਰ ਜਦੋ ਹੀ ਕੋਈ ਉਨ੍ਹਾਂ ਵਲ ਜਾਂਦਾ, ਉਨ੍ਹਾਂ ਨੂੰ 
ਝੱਟ ਹੀ ਪਤਾ ਲਗ ਜਾਂਦਾ, ਉਨ੍ਹਾਂ ਨੇ ਸਾਨੂੰ ਸਿਖਾਇਆ ਕਿ 
ਆਪਣੀ ਅੰਦਰ ਦੀ ਬਿਜਲੀ ਵਰਤ ਕੇ ਕਿਵੇਂ ਦੂਸਰੇ ਤੇ ਵਾਰ 
ਕਰ ਸਕਦੇ ਹੋ । 

ਜਿਵੇਂ ਹੀ ਸਵਾਮੀ ਜੀ ਗੱਲ ਸੁਣਾ ਰਹੇ ਸੀ ਮੈਨੂੰ ਇਕ ਦਮ 


ਅਦਾਕਾਰ ਕਰਾਟੇ ਕਰ ਰਹੇ ਸੀ, ਸਵਾਮੀ ਜੀ ਦੱਸਣ ਲੱਗੇ ਇਨ੍ਹਾਂ 
ਨੇ ਕਰਾਟੇ ਉਨ੍ਹਾਂ ਦੇ ਮੱਠ ਵਿਚ ਰਹਿ ਕੇ ਹੀ ਸਿੱਖੇ ਸੀ। 

ਮੈਂ ਪੁਛਿਆ, “ਸਵਾਮੀ ਜੀ ਆਪ ਜੀ ਨੇ ਕਿੰਨੀ ਦੇਰ 
ਇਹ ਸਭ ਕੁਝ ਸਿਖਿਆ ਸੀ।” 

ਸਵਾਮੀ ਜੀ ਕਹਿਣ ਲੱਗੇ, “ਸੱਤ ਸਾਲ ਮੈਂ ਓਥੇ ਰਿਹਾ, 
ਤੂੰ ਦੇਖਣਾ ਚਾਹੇਗਾ ਜੋ ਮੈਂ ਸਿਖਿਆ ਸੀ। ਮੈਂ ਭਲੀ ਪ੍ਰਕਾਰ 
ਜਾਣਦਾ ਸੀ ਕਿ ਸਵਾਮੀ ਜੀ ਕਰਾਟੇ ਬਹੁਤ ਹੀ ਚੰਗੀ ਤਰ੍ਹਾਂ 
ਜਾਣਦੇ ਹਨ, ਬਹੁਤ ਵਾਰੀ ਉਹ ਕਈਆਂ ਨੰ ਚਿੱਤ ਕਰ ਚੁੱਕੇ 
ਸੀ। ਮੈਂ ਸੋਚਿਆ ਮੈਂ ਤਾਂ ਨਾ ਹੀ ਉਨ੍ਹਾਂ ਦੇ ਹੱਥ ਦੇਖਾਂ ਤਾਂ 
ਹੀ ਠੀਕ ਹੈ। ਮੈਂ ਗੱਲਬਾਤ ਦਾ ਵਿਸ਼ਾ ਬਦਲਦਿਆਂ ਕਿਹਾ। 
ਕੀ ਤੁਸੀਂ ਜਦੋਂ ਕਰਾਟੇ ਸਿਖਦੇ ਸੀ ਉਦੋਂ ਤੁਸੀਂ ਮੱਠ ਵਿਚ ਗਏ ? 

ਬਿਲੁਕਲ, ਮੈਂ ਆਪਣੇ ਗੁਰ ਤੋਂ ਬਹੁਤ ਦੇਰ ਦੁਰ ਨਹੀਂ 
ਸੀ ਰਹਿ ਸਕਦਾ। ਮੈਂ ਆਂਦਾ, ਜਾਦਾ ਰਹਿੰਦਾ ਸ਼ੀਂ। ਉਰ' ਜਿਥੇ 
ਮੈਨੂੰ ਭੇਜਦੇ ਮੈਂ` ਜਾਂਦਾ ਪਰ ਛੇਤੀ ਹੀ ਗੁਰਦੇਵ ਕੋਲ ਮੁੜ 
ਆਉਂਦਾ। ਜਦੋਂ ਵੀ ਮੈਂ ਮੁੜਦਾ ਮੈਂ ਇਹ ਹੀ ਮਹਿਸੂਸ ਕਰਦਾ, 
ਮੈਂ ਕਿਤੇ ਵੀ ਫਿਰ ਆਵਾਂ ਪਰ ਗੁਰਦੇਵ ਦੇ ਚਰਨਾਂ ਤੋਂ ਚੰਗੀ 
ਕੋਈ ਵੀ ਥਾਂ ਨਹੀਂ। ਮੈਨੂੰ ਸਦਾ ਹੀ ਇਸ ਗੱਲ ਦਾ ਭਰੋਸਾ 
ਸੀ ਕਿ ਮੇਰੇ ਗੁਰੂਦੇਵ ਮੇਰੀ ਸਹਾਇਤਾ ਕਰਨਗੇ, ਮੈਂ ਕਿਥੇ ਵੀ 


%। 53੧0੫ 18£[। 5।੧੬। .। ੬00) 


ਇੰ 


ਹੋਵਾਂ, ਮੈਨੂੰ ਕੋਈ ਖਤਰਾ ਹੋਵੇ, ਉਹ ਹਰ ਥਾਂ ਤੇ ਮੇਰੀ 
ਸਹਾਇਤਾ ਕਰਦੇ। ਕਈ ਵਾਰੀ ਮੈਂ ਉਨ੍ਹਾਂ ਨਾਲ ਬਦਤਮੀਜ਼ੀ 
ਵੀ ਕਰਦਾ । 

ਇਕ ਵਾਰੀ ਦੀ ਗੱਲ ਹੈ, ਮੈਨੂੰ ਕਿਹਾ ਗਿਆ ਕਿ ਵਾਰੀ 
ਵਾਰੀ ਸਾਰੇ ਹੀ ਯੋਗੀਆਂ ਲਈ ਪ੍ਰਸ਼ਾਦਾ ਤਿਆਰ ਕਰਦੇ ਹਨ, 
ਅੱਜ ਤੁਹਾਡੀ ਵਾਰੀ ਹੈ। ਜਦੋਂ ਮੇਰੀ ਵਾਰੀ ਆਈ, ਕਿਸੇ ਨੇ 
ਪ੍ਰਸ਼ਾਦਾ ਤਿਆਰ ਨਹੀਂ ਕੀਤਾ, ਮੈਂ ਤਾਂ ਵੀ ਨਾਹ ਹੀ ਕਰ 
ਦਿਤੀ। ਨਾ ਪ੍ਰਸ਼ਾਦਾ ਬਣਿਆ, ਨਾ ਕਿਸੇ ਨੇ ਛਕਿਆ। ਦੂਸਰਾ 


ਨਾਲ ਹੀ ਮੁੱਠੀ ਭਰ ਕੇ ਕੈਕਰ ਵੀ ਪਾ ਦਿਤੇ । ਮੈਂ ਯੋਗੀ 


ਸਭ ਤੋਂ' ਪਿਛੋਂ ਜਦੋਂ' ਮੈਂ ਚਾਵਲ ਮੁੰਹ ਵਿਚ ਪਾਏ ਮੇਰਾ ਮੂਹ 
ਮਿਰਚਾਂ ਨਾਲ ਸੜ ਗਿਆ ਤੇ ਨਾਲ ਹੀ ਪੱਥਰ ਨਾਲ ਮੇਰਾ ਦੇਦ 
ਵੀ ਟੁੱਟ ਗਿਆ। ਦੌੜਦਾ ਪਾਣੀ ਵਲ ਹੀ ਚਲਾ ਗਿਆ। ਜਿਹੜੀ 
ਗੱਲ ਮੈਂ ਸਮਝ ਨਹੀਂ ਸਕਿਆ, ਉਹ ਇਹ ਸੀ ਕਿ ਯੋਗੀਆਂ ਨੇ 
ਤਾਂ ਆਪਣਾ ਸੂਰਜ ਚਕਰ ਵਰਤ ਕੇ ਮਿਰਚਾਂ ਤੇ ਪੱਥਰ ਖਤਮ 
ਕਰ ਦਿਤੇ, ਸਾਰੀ ਖੇਚਲ ਠੀਕ ਕਰ ਲਈ ਪਰ ਭੁਗਤਣਾ ਮੈਨੂੰ 
ਹੀ ਪਿਆ। 

ਅਸੀਂ ਕਾਰ ਖੜ੍ਹੀ ਕਰ ਲਈ ਤੇ ਥੋੜ੍ਹਾ ਆਰਾਮ ਕਰਨ 
ਲਈ ਬੈਠ ਗਏ। ਸਵਾਮੀ ਜੀ ਮੈਨੂੰ ਆਪਣੇ ਸਕੁਲ ਜਾਣ ਬਾਰੇ 
ਦੱਸਣ ਲਗ ਪਏ । ਸਵਾਮੀ ਕਿੰਨੇ ਹੀ ਸਕੂਲਾਂ ਵਿਚ ਗਏ ਪਰ 


ਗਿਆ, ਬਹੁਤ ਘੁੰਮਿਆ ਫਿਰਿਆ। ਜਦੋਂ ਸ਼ਹਿਰਾਂ ਦਾ ਠਾਠ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਜਦ ਆ ਇਲਦ 


ਨਹੀਂ ਲਗਾ ਸਕਦੇ । ਗੁਰਦੇਵ ਨੇ ਮੈਨੂੰ ਬੁਲਾਇਆ, ਜੋ 
ਕੇ ਆਇਆ ਸੀ ਉਸ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਇਹ 


ਤੇ ਲਗਾਏ ਹਨ ਤੇ ਜਿਹੜੇ ਹੁਣ ਗੁਫਾ ਵਿਚ ਵਿਛੇ ਹੋਏ ਸੀ। 


੮੨. ੮. 


ਅੱਗੇ ਚਲ ਕੇ` ਮੈਂ ਫੈਸਲਾ ਕੀਤਾ ਕਿ ਹੁਣ ਮੈਨੂੰ ਵੱਡੇ ਵੱਡੇ 


ਗਿਆ। ਜਦੋਂ ਉਹ ਗੁਫਾ ਦੇ ਅੱਗੇ ਪਸਰ ਕੇ ਲੇਟ ਜਾਂਦਾ, 


“ਆਤਮ ਮਾਰਗ”, ਮਈ, 2002. 


%। 5320੫ 18£[। 5।੧੬। .। ੬00) 


26 


ਕੋਈ ਗੁਫਾ ਦੇ ਨੇੜੇ ਡਰਦੇ ਮਾਰੇ ਨਹੀਂ ਸੀ ਆਉਂਦਾ, ਗੁਰਦੇਵ 
ਕਹਿਣ ਲੱਗੇ, ਮੈਂ ਤੈਨੂੰ ਕਿਸੇ ਬੜੀ ਰੌਚਕ ਜਗ੍ਹਾ ਤੇ ਲਜਾਣਾ 
ਚਾਹੁੰਦਾ ਹਾਂ ਪਰ ਇਸ ਸ਼ੇਰ ਨੂੰ ਅਸੀਂ ਨਹੀਂ ਲਿਜਾ ਸਕਦੇ, 
ਸੋ ਮੈਂ ਉਸ ਦੀ ਵੀ ਛੁਟੀ ਕੀਤੀ। ਹੁਣ ਮੈਂ ਸੋਚਿਆ ਕਿ ਘੋੜੇ 


% ੩੦ ੨ >> ੯-”) 


ਰੱਖਣੇ ਤੇ ਪਾਲਣੇ ਸੌਖੇ ਹਨ। 

ਮੈਨੂੰ ਅਰਬੀ ਸਟੈਲੀਅਨ ਦਿਤਾ ਗਿਆ ਤੇ ਕਿਹਾ ਕਿ 
ਮੈਂ ਆਪ ਹੀ ਇਸ ਨੂੰ ਸਿਖਾ ਲਵਾਂ। ਇਸ ਘੋੜੇ ਤੇ ਕਦੇ ਕੋਈ 
ਚੜ੍ਹ ਹੀ_ਨਹੀਂ ਸਕਿਆ। ਜਦੋਂ ਹੀ_ਕੋਈ ਪੈਰ ਰਖਦਾ ਘੋੜਾ 


ਇਸ ਦੇ ਪਿਛੋਂ ਮੈਂ ਕੁੱਤਾ ਰੱਖਿਆ, ਮੇਰਾ ਮਨ ਭਾਉਂਦੀ 
ਨਸਲ ਜਰਮਲ ਸ਼ੈਪਰਡ ਸੀ, ਉਸ ਦਾ ਨਾਮ ਜੈਕੀ ਸੀ। ਉਹ 
ਕੁੱਤਾ ਮੇਰੇ ਕਹਿਣ ਤੇ ਕੁਝ ਵੀ ਕਰ ਸਕਦਾ ਸੀ। ਇਕ ਵਾਰੀ 
ਜਦੋਂ ਮੈਂ ਉਸ ਨੂੰ ਬੁਲਾਇਆ ਉਸ ਨੇ ਦੂਸਰੀ ਮੰਜ਼ਲ ਤੋੱ 
ਛਲਾਂਗ ਲਗਾ ਦਿਤੀ । 


ਏਥੇ ਮੈਂ ਸਵਾਮੀ ਜੀ ਨੂੰ ਟੋਕ ਦਿਤਾ, ਤੁਹਾਡੇ ਕੁੱਤਿਆਂ ਬਾਰੇ 


ਬਹੁਤ ਹੀ ਹੱਸੇ, ਸਵਾਮੀ ਜੀ ਨੇ ਉਨ੍ਹਾਂ ਨੂੰ ਪੂਰੀ ਸਿਖਿਆ ਦਿਤੀ 


ਉਨ੍ਹਾਂ 

ਰਹੇ, ਚਾਹੇ ਉਹ ਕਿਥੇ ਵੀ ਰਹੇ। ਉਹ ਦਸਦੇ ਰਹੇ ਕਿ ਉਨ੍ਹਾਂ 
ਨੇ ਧਿਆਨ ਲਗਾਣ ਤੇ ਸ਼ਹਾਸਾਂ ਦੀ ਸਾਰੀ ਕਿਰਿਆ ਕੀਤੀ 
ਤੇ ਇਨ੍ਹਾਂ ਸਾਰੀਆਂ ਦੇ ਟੈਸਟ ਪਾਸ ਕੀਤੇ। ਸਭ ਤੋਂ ਪਹਿਲਾ 
ਟੈਸਟ ਤਾਂ ਇਹ ਹੀ ਹੁੰਦਾ ਹੈ ਕਿ ਸਰੀਰ ਨੂੰ ਇਕ ਗਿੱਲੇ ਕਪੜੇ 
ਵਿਚ ਲਪੇਟ ਦਿਤਾ ਜਾਂਦਾ ਹੈ, ਤੁਹਾਨੂੰ ਆਪਣੇ ਸਰੀਰ ਦਾ 


੧3।101181151631)62£11131.੮0।੧) 


ਤਾਪਮਾਨ ਵਧਾ ਕੇ ਉਸ ਵਸਤਰ ਨੁੰ ਸੁਕਾਉਣਾ ਹੈ 
ਜੇ ਇਸ ਟੈਸਟ ਵਿਚੋਂ ਪਾਸ ਹੋ ਜਾਓ ਤਾਂ ਹੀ ਯੋ 


ਲੱਗਾ ਗੁਰੂਦੇਵ ਨੇ ਦੂਸਰੇ ਯੋਗੀ ਨੂੰ ਕਿਹਾ ਕਿ ਇਸ ਨੂੰ ਗਿੱਟੇ 
ਤੋਂ ਫੜ ਕੇ ਤੇ ਪੈਰ ਵਿਚ ਰੱਸੀ ਬੇਨ੍ਹ ਦਿਓ। ਮੈਨੂੰ ਪੈਰਾਂ ਤੋਂ 
ਬੰਨ੍ਹ ਕੇ ਸਿਰ ਥੱਲੇ ਤੇ ਲੱਤਾਂ ਉਪਰ ਕਰਕੇ ਲਟਕਾਅ ਦਿਤਾ, 
ਗੁਰੂਦੇਵ ਕਲਾਸ ਪੜ੍ਹਾਉਂਦੇ ਰਹੇ। 

ਇਕ ਵਾਰੀ ਗੁਰਦੇਵ ਕਲਾਸ ਲੈ ਰਹੇ ਸੀ, ਉਹ 


ਇਉ ਇਮ 
ਅੱਛਾ ਸੀ। ਮੈਂ ਪਿਛੇ ਨੂੰ ਡਿੱਗ ਪਿਆ, ਮੇਰੇ ਖੂਨ ਵਗਣ ਲਗ 
ਪਿਆ। ਮੈਂ ਕਹਿਣ ਲਗ ਪਿਆ, ਮੈਂ ਤਾਂ ਕੁਝ ਕੀਤਾ ਨਹੀਂ, 
ਮੈਨੂੰ ਸਜ਼ਾ ਮਿਲ ਰਹੀ ਹੈ। 

ਗੁਰੂਦੇਵ ਕਹਿਣ ਲੱਗੇ, ਇਹ ਤਾਂ ਸਾਥ ਦਾ ਕਰਮ ਦੋਸ਼ 
ਹੈ। ਉਨ੍ਹਾਂ ਨੂੰ ਬਹੁਤ ਬੁਰਾ ਲੱਗਾ ਕਿ ਉਨ੍ਹਾਂ ਨੇ ਮੇਰੇ ਜ਼ਖਮ 
ਕਰ ਦਿਤਾ। ਉਨ੍ਹਾਂ ਨੇ ਬਾਅਦ ਵਿਚ ਮੇਰੇ ਕੋਲੋਂ ਮਾਫੀ ਵੀ 


੨ ੧%; 


ਮੰਗੀ, ਪਰ ਮੇਰੇ ਮੱਥੇ ਉਤੇ ਹਾਲੇ ਵੀ ਉਸ ਦਾ ਦਾਗ ਹੈ। 


ਜਦੋਂ ਅਸੀਂ ਗਗੋਤਰੀ ਜਾ ਰਹੇ ਸੀ, ਸਵਾਮੀ ਜੀ ਆਪਣੇ 
ਸੈਕਰਾਚਾਰੀਆ ਦੇ ਸਮੇਂ ਦੀਆਂ ਗੱਲਾਂ ਸੁਣਾਉਣ ਲਗ ਪਏ, 
ਫਾਹੜ ਵਿਵ ਪਟ ?ਦਹਾਵਟੱਦ” ਨਿਯਕਟ ਲੀਫ ਜਾਂਦਾ ਹਹ 
ਜੋ ਕਿ ਹਿੰਦੂ ਧਰਮ ਦੇ ਮੋਢੀ ਗਿਣੇ ਜਾਂਦੇ ਹਨ। ਉਨ੍ਹਾਂ ਨੇ 
ਮੈਨੂੰ ਵਾਰਾਨਸੀ ਦੇ ਸਕੂਲ ਬਾਰੇ ਦੱਸਿਆ, ਫੇਰ ਪਰਿਆਗ 
ਜੀਵਣ ਜ਼ ₹ਜ` ਤੇ “ਣਾਵਰਟ ਗਠੀ==ਨਿਟੀ 
ਬਾਰੇ ਦੱਸਿਆ। ਉਨ੍ਹਾਂ ਨੇ ਮੈਨੂੰ ਆਪਣੀ ਡਾਕਟਰੀ ਡਿਗਰੀ 
ਜਿਹੜੀ ਉਨ੍ਹਾਂ ਨੇ ਦਰਭੈਗਾ ਯੂਨੀਵਰਸਿਟੀ ਬਿਹਾਰ ਤੋਂ ਲਈ 
ਸੀ ਉਸ ਬਾਰੇ ਵੀ ਦੱਸਿਆ ਤੇ ਨਾਲ ਹੀ ਜੋ ਖੋਜ ਉਨ੍ਹਾਂ ਨੇ 
ਹੈਮਬਰਗ ਯੂਨੀਵਰਸਿਟੀ, ਫਰੈਂਕਫਰਟ ਯੂਨੀਵਰਸਿਟੀ ਤੇ ਮਾਸਕੋ 


%। 53੧0੫ 18£[। 5।੧੬। .। ੬00) 


27 


ਯੂਨੀਵਰਸਿਟੀ ਵਿਚ ਕੀਤੀ, ਉਸ ਬਾਰੇ ਦੱਸਿਆ। ਉਨ੍ਹਾਂ ਨੇ 

ਆਪਣੇ ਸਾਥੀ ਯੋਗੀ ਬਾਰੇ ਵੀ ਦੱਸਿਆ ਜਿਹੜੇ ਮਾਸਕੋ ਵਿਚ 
ਪਰਾ-ਮਨੋ-ਵਿਗਿਆਨ (8॥੩5॥੦੦੦0)) ਦੀ ਖੋਜ ਕਰਨ 
ਗਏ ਸੀ। ਮੇਨੂੰ ਸੁਣ ਕੇ ਬੜੀ ਹੈਰਾਨੀ ਹੋਈ, ਮੈਂ ਵੀ ਇਨ੍ਹਾਂ 


ਇਥੋਂ ਹਿਮਾਲੀਆ ਤੋ ਪਾਰ ਨੈਪਾਲ ਗਏ। ਮੁੜ ਫੇਰ ਭਾਰਤ 
ਆਏ, ਰਸਤੇ ਵਿਚ ਸਾਰੇ ਹੀ ਮੰਨੇ ਪਰਮੰਨੇ ਮੰਦਰਾਂ ਤੇ ਹੋਰ 
ਥਾਵਾਂ ਤੇ ਠਹਿਰੇ। ਇਕ ਵਾਰੀ ਦੀ ਗੱਲ ਹੈ ਕਿ ਇਕ ਬਰਫ 
ਦਾ ਤੋਦਾ ਉਪਰੋਂ ਥੱਲੇ ਆਉਣਾ ਸ਼ੁਰ ਹੋ ਗਿਆ, ਉਹ ਬਿਲਕੁਲ 
ਸਾਡੇ ਉਤੇ ਹੀ ਆ ਰਿਹਾ ਸੀ ਤੇ ਅਸੀਂ ਉਸ ਦੇ ਹੇਠਾਂ ਹੀ 
ਦਬੇ ਜਾਣਾ ਸੀ ਪਰ ਗੁਰੂਦੇਵ ਨੇ ਹੱਥ ਚੁਕਿਆ ਤੇ ਉਹ ਬਰਫ 
ਦਾ ਤੋਦਾ ਤੇ ਹੋਰ ਚਟਾਨਾਂ ਜਿਹੜੀਆਂ ਥੱਲੇ ਆ ਰਹੀਆਂ ਸੀ 
ਸਭ ਉਥੇ ਹੀ ਰੁਕ ਗਈਆਂ ਤੇ ਜਦੋਂ ਤਕ ਅਸੀਂ ਲੈਘ ਨਹੀਂ 
ਗਏ ਸਭ ਉਥੇ ਹੀ ਰੁਕੇ ਰਹੇ । ਜਦੋਂ ਗੁਰੂਦੇਵ ਨੇ ਆਪਣਾ ਹੱਥ 
ਥੱਲੇ ਕਰ ਲਿਆ ਉਹ ਬਰਫ ਦਾ ਤੋਦਾ ਤੇ ਹੋਰ ਚਟਾਨਾਂ ਫੇਰ 
ਚਲਣੀਆਂ ਸ਼ੁਰੂ ਹੋ ਗਈਆਂ। 

ਮੈਂ ਸਵਾਮੀ ਜੀ ਨੂੰ ਕਿਹਾ, ਇਸ ਤਰ੍ਹਾਂ ਲਗਦਾ ਹੈ ਜਿਵੇਂ 
ਬਹੁਤ ਸਾਰੇ ਲੋਕ ਕੁਝ ਨਹੀਂ ਜਾਣਦੇ, ਅਸੀਂ ਟੈਕਨਾਲੌਜੀ 
ਦੀਆਂ ਬਹੁਤ ਫੜਾਂ_ ਮਾਰਦੇ ਹਾਂ ਪਰ ਇਹ ਸਭ ਕੁਝ ਤਾਂ 
ਦਿਮਾਗ ਦੀਆਂ ਸ਼ਕਤੀਆਂ ਹੀ ਹਨ। ਬਹੁਤ ਕੁਝ ਜੋ ਸਾਡੇ 
ਅੰਦਰ ਪਿਆ ਹੈ ਉਸ ਦੀ ਤਾਂ ਅਸੀਂ ਪਰਵਾਹ ਹੀ ਨਹੀਂ 
ਕਰਦੇ । 

ਸਵਾਮੀ ਜੀ ਕਹਿਣ ਲੱਗੇ, ਜਸਟਿਨ ਜੋ ਕੁਝ ਹੁਣ 


ਟੈਕਨਾਲੌਜੀ ਕਰ ਰਜ ਹੇ ਵਿਟ ਜਰ ਲਵ ਟਹਿਟੀ ਵਾਰੀ ਨਹ” 
ਹੋ ਰਿਹਾ। ਜੋ ਕੁਝ ਵੀ ਇੰਜੀਨੀਅਰ ਬਣਾ ਸਕਦੇ ਹਨ 
ਦਿਮਾਗ, ਮਨ, ਆਪੇ ਹੀ ਕਰ ਸਕਦਾ ਹੈ ਭਾਵੇਂ ਪਦਾਰਥ ਨਾ 
ਵੀ ਗਵ 

ਦਿ ਵਾਦ ਭਾ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਨੋਟ - ਮਹਾਂਪੁਰਸ਼ਾਂ ਦੇ ਇਹ ਪ੍ਰ ਵਚਨ 24.8.89 
ਉਨਾਂ ਲੇ ਣ 
ਕੀਤੇ ਸਨ। ਇਸ ਸੈਗਤ ਵਿਚ ਉਹ ਪ੍ਰੇਮੀ ਸਨ ਜੋ 


੮ 


- 2096 


%। 5320੫ 18£[। 5।੧੬। .। ੬003) 


ਕਿਰਪਾ ਕਰੇਂ ਜੋ ਆਪਣਾ ਤਾ ਗੁਰ ਕਾ ਸਬਦੁ ਕਮਾਹਿ / 
ਨਾਨਕੁ ਕਹੈ ਸ਼ਣਹ ਜਨਹਾ ਇਤੁ ਸੰਜਮ਼ਿ ਦੁਖ ਜਾਹਹਿ£ 
ਪੰਨਾ - 466 
ਪਰ ਅਫਸੋਸ, ਇਹ ਕੌਮ ਇਸ ਤੋਂ' ਹੁੰਦਾ ਨਹੀਂ ਤੇ ਜਿਵੇਂ 
ਕੋਹਲੂ ਦਾ ਬੈਲ ਸਮਝਦਾ ਹੈ ਕਿ ਮੈਂ ਸਵੇਰ ਤੋਂ ਚਲ ਕੇ ਸ਼ਾਮ 
ਤੱਕ ਕਾਫੀ ਸਫਰ ਤਹਿ ਕਰ ਲਿਆ ਹੋਵੇਗਾ, ਤਕਰੀਬਨ 11- 
12 ਮੀਲ ਦਾ ਸਫਰ ਹੋ ਜਾਂਦਾ ਹੈ, ਪਰ ਜਦੋਂ ਉਸ ਦੇ ਖੋਪੇ 
ਖੁਲ੍ਹਦੇ ਹਨ ਤਾਂ ਵੇਖਦਾ ਹੈ ਕਿ ਮੈਨੂੰ ਤਾਂ ਇਥੇ ਹੀ ਪੈੜ ਵਿਚ 
ਘੁੰਮਦਿਆਂ ਸਵੇਰ ਤੋਂ ਸ਼ਾਮ ਪੈ ਗਈ ਤੇ ਹਰ ਰੋਜ਼ ਇਸ ਨਾਲ 
ਇਸੇ ਤਰ੍ਹਾਂ ਹੈਦਾ ਹੈ ਕਿਉਂਕਿ ਇਹ ਇਸ ਦੀ ਰੋਜ਼ ਦੀ ਕਾਰ 
ਬਣ ਚੁਕੀ ਹੁੰਦੀ ਹੈ। ਠੀਕ ਇਸੇ ਤਰ੍ਹਾਂ ਕਰਮਕਾਂਡ ਵਿਚ ਪਏ 
ਹੋਏ ਮਨੁਖ ਦੀ ਦਸ਼ਾ ਹੈ। ਪਾਠ ਵੀ ਕਰਦਾ ਹੈ, ਗੁਰਦੁਆਰੇ 
ਵੀ ਜਾਂਦਾ ਹੈ, ਪੂਜਾ ਵੀ ਕਰਦਾ ਹੈ, ਮੰਦਰ ਵੀ ਜਾਂਦਾ ਰੈ, 
ਤੀਰਥ ਯਾਤਰਾ ਵੀ ਕਰਦਾ ਹੈ, ਪਰ ਖੜ੍ਹਾ ਉਥੇ ਦਾ ਉਥੇ 
ਹੀ ਕੋਹਲੂ ਦੇ ਬੈਲ ਵਾਂਗ, ਕੁਝ ਤਰੱਕੀ ਨਹੀਂ ਕਰ ਸਕਿਆ। 
ਇਸ ਦਾ ਕਾਰਨ ਕੀ ਹੈ ? ਇਸ ਨੇ ਆਪਣੇ ਆਪ ਨੂੰ ਸ੍ਰਿਸ਼ਟੀ 
ਤੋਂ, ਸ੍ਰਿਸ਼ਟੀ ਪੈਦਾ ਕਰਨ ਵਾਲੇ ਤੋ ਵੱਖਰਾ ਸਮਝ ਲਿਆ, 
ਆਪਣੇ ਆਪ ਨੂੰ ਸਰੀਰ ਸਮਝ ਲਿਆ ਅਤੇ ਆਪਣੇ ਆਪ 
ਨੂੰ ਬਹੁਤ ਛੋਟਾ ਕਰ ਲਿਆ। 
ਵਾਹਿਗੁਰੂ ਜੀ ਨੇ ਤਾਂ ਸਾਰਾ ਸੈਸਾਰ ਇਕੋ ਜਿਹਾ 
ਰਚਿਆ ਸੀ ਜਿਸ ਵਿਚ ਮਨੁਖ ਵਾਸਤੇ ਇਕੋ ਜਿਹੀ ਹਵਾ, 
ਇਕੋ ਜਿਹਾ ਪਾਣੀ, ਇਕੋ ਜਿਹੀ ਸੂਰਜ ਦੀ ਰੋਸ਼ਨੀ ਦਿਤੀ 
ਅਤੇ ਇਸ ਦਾ ਮਨ ਬਹਿਲਾਉਣ ਵਾਸਤੇ ਕੁਦਰਤ ਦੀ 
ਬਨਸਪਤੀ, ਪਹਾੜ, ਦਰਿਆ, ਝਰਨੇ, ਪਸ਼ੂ, ਪੰਛੀ ਅਤੇ ਹੋਰ 
ਅਨੇਕਾਂ ਕੁਦਰਤੀ ਨਿਆਮਤਾਂ ਦਿਤੀਆਂ। ਇਸ ਨਾਲੋਂ ਤਾਂ ਪੰਛੀ 
ਚੰਗੇ ਹਨ ਜੋ ਕਿ ਉਡਾਰੀ ਲਾ ਕੇ ਇਕ ਦੇਸ਼ ਤੋਂ ਦੂਸਰੇ ਦੇਸ਼ 
ਵਿਚ ਚਲੋ ਜਾਂਦੇ ਹਨ, ਉਹਨਾਂ ਨੂੰ ਤਾਂ ਕਦੀ ਕਿਸੇ ਨੇ ਨਹੀਂ 
ਰੋਕਿਆ ਤੇ ਨਾ ਹੀ ਕਿਸੇ ਨੇ ਪਾਸਪੋਰਟ ਜਾਂ ਵੀਜ਼ਾ ਪੁਛਿਆ 
ਹੈ। ਪਰ ਮਨੁਖ ਨੇ ਜੇ ਇਕ ਦੇਸ਼ ਤੋਂ ਦੂਜੇ ਦੇਸ਼ ਵਿਚ ਜਾਣਾ 
ਹੋਵੇ ਤਾਂ ਅਨੇਕਾਂ ਅੜਚਣਾਂ ਆਉਂਦੀਆਂ ਹਨ। ਇਸ ਦਾ 
ਕਰਕੇ ਇਹ ਸ਼ਰ੍ਹਾ ਦੀ 
ਰਿ 
ਵਾਚੀਏ ਤਾਂ ਇਥੇ ਤਿੰਨ ਤਰ੍ਹਾਂ ਦੇ ਧਰਮ ਹੋਏ ਹਨ। ਪਹਿਲਾ 
ਹੈ ਵੈਦਿਕ ਧਰਮ, ਜਿਸ ਨੂੰ ਵੇਦ, ਸ਼ਾਸਤਰ, ਸਿਮਰਤੀਆਂ ਤੇ 


੧3।10181151631)60£11131.੮0।੧) 


ਉਪਨਿਸ਼ਦਾਂ ਦਾ ਧਰਮ ਕਹਿੰਦੇ ਹਨ ਅਤੇ ਸਾਰਾ ਏਸ਼ੀਆ ਇਸ 
ਵੈਦਿਕ ਧਰਮ ਨੂੰ ਮੰਨਦਾ ਹੈ। ਸਾਂਖ ਸ਼ਾਸਤਰ ਜਗਤ ਦੀ 
ਉਤਪਤੀ ਪ੍ਰਕਿਰਤੀ ਤੋ' ਮੰਨਦਾ ਹੈ ਅਤੇ ਗਿਆਨ ਨੂੰ ਮੁਕਤੀ 
ਦਾ ਸਾਧਨ ਮੰਨਦਾ ਹੈ। ਇਸੇ ਤਰ੍ਹਾਂ ਦੂਜਾ ਵੱਡਾ ਧਰਮ, ਕਤੇਬੀ 
ਧਰਮ ਹੈ ਜੋ ਕਿ ਕੁਰਾਨ ਸ਼ਰੀਫ, ਬਾਈਬਲ ਤੌਰੇਤ, ਜੰਬੂਰ 
ਆਦਿਕ ਦਾ ਹਾਮੀ ਹੈ। ਅਰਬ ਦੇਸ਼ ਅਤੇ ਸਾਰਾ ਅਫਰੀਕਾ 
ਆਦਿ ਇਸ ਕਤੇਬੀ ਧਰਮ ਦੇ ਕਾਇਲ ਹਨ। ਇਹ ਮੰਨਦਾ 
ਹੈ ਕਿ ਕਿਆਮਤ ਦੇ ਰੋਜ਼ ਇਸ ਰੂਹ ਦਾ ਖੁਦਾ ਨਾਲ ਮੇਲ 
ਹੋਵੇਗਾ। ਤੀਸਰਾ ਜੋ ਨਵਾਂ ਧਰਮ ਹੈ, ਜਿਸ ਨੂੰ ਅਸੀਂ ਸਾਇਸ 
ਦੇ ਨਾਮ ਨਾਲ ਪੁਕਾਰਦੇ ਹਾਂ, ਜੋ ਕਿ ਸਾਇੰਟਿਫਿਕ ਧਰਮ ਹੈ। 
ਸਾਇਸਦਾਨ ਮੰਨਦੇ ਹਨ ਕਿ ਸੈਸਾਰ ਦੀ ਉਤਪਤੀ ਐਟਮ 
(&160#5) ਤੋਂ ਹੋਈ ਤੇ ਫਿਰ ਇਲੈਕਟਰੋਨ, ਨਿਯੁਟਰੌਨ ਅਤੇ 
ਪੈਟਰੌਨ ਨੇ ਮਿਲ ਕੇ ਮੈਟਰ ਨੂੰ ਬਣਾਇਆ ਅਤੇ ਫੈਰ ਇਸ ਤੋਂ 
ਸ਼ਕਤੀ ਉਤਪਤ ਹੋਈ। ਫੇਰ ਜਦੋਂ ਇਹ ਉਤਪਤੀ ਖਤਮ ਹੁੰਦੀ 
ਹੈ ਤਾਂ ਫਿਰ ਸਾਰਾ ਸੈਸਾਰ ਅਣੂਆਂ (01045) ਵਿਚ 
ਸਮਾਅ ਜਾਂਦਾ ਹੈ। ਇਸੇ ਤਰ੍ਹਾਂ ਜੀਵ ਨੂੰ ਵੀ ਆਪਣੇ ਪਰਮ 
ਤੱਤ, ਜਿਥੋਂ ਇਸ ਦੀ ਹੋਂਦ ਕਾਇਮ ਹੋਈ ਸੀ, ਵਿਚ 
ਸਮਾਉਣਾ ਪੈਂਦਾ ਹੈ। 

ਇਹ ਜੀਵ ਪੰਜ ਤੱਤਾਂ ਅਤੇ ਪੰਝੀ ਪ੍ਰਕਿਰਤੀਆਂ ਦਾ 
ਬਣਿਆ ਹੋਇਆ ਹੈ ਪਰ ਆਪਣੇ ਆਪ ਨੂੰ ਮੈਟਰ ਦੱਸਦਾ ਹੈ 
ਕਿ ਮੈਂ ਸਰੀਰ ਹਾਂ ਕਿਉਂਕਿ ਇਸ ਤੇ ਮਾਇਆ ਹਾਵੀ ਹੋ ਗਈ। 
ਜੇ ਇਹ ਕਹੀਏ ਕਿ ਪ੍ਰਕਿਰਤੀ ਪਹਿਲਾਂ ਹੈ ਕਿ ਮਾਇਆ ? ਇਹ 
ਅਨਰਬਚਨੀ ਹੈ, ਜਿਸ ਤਰ੍ਹਾਂ ਨਾਲ ਇਹ ਨਹੀਂ ਦੱਸਿਆ ਜਾ 
ਸਕਦਾ ਕਿ ਮੁਰਗੀ ਪਹਿਲਾਂ ਹੋਈ ਜਾਂ ਮੁਰਗੀ ਦਾ ਆਂਡਾ। 


ਨਹੀਂ, ਇਹ ਗੱਲ ਤਾਂ ਮੇਰੀ ਬੁਧੀ ਤੋਂ ਬਾਹਰ ਹੈ, ਫੇਰ ਤੁੰ ਬੁ 
ਕਿਵੇਂ ਹੋ ਸਕਦਾ ਹੈਂ ? ਇਸ ਕਰਕੇ ਤੂੰ ਬੁਧੀ ਵੀ ਨਗ ਹੈਂ। 


- 


%। 53੧0੫ 18£[। 5।੧੬। .। ੬00) 


ਇੰ 


੬੭੨੭ 


ਕੂ 


2੧੩੩ 


ਜੋ ਸ਼ਕਤੀ ਪ੍ਰਦਾਨ ਕਰਦਾ ਰਹਿੰਦਾ ਹੈ। ਫੇਰ ਤੂੰ ਇਨ੍ਹਾਂ ਪੰਜਾਂ 
ਪ੍ਰਾਣਾਂ ਵਿਚੋਂ ਵੀ ਨਾ ਹੋਇਆ। ਇਹ ਸਮਝਦਾ ਹੈ ਕਿ ਮੈਂ 
ਅਹੰਭਾਵ ਹਾਂ ਇਹ ਮੈਂ ਹਾਂ ਪਰ ਇਸ ਨੂੰ ਸਮਝਣਾ ਔਖਾ ਹੈ। 
ਇਹ ਮੈਂ, ਸਰੀਰ ਸਮਝਣ ਵਾਲੀ ਮੈਂ ਨਹੀਂ, ਕੁਝ ਹੋਰ ਹੈ ਜਿਸ 
ਨੂੰ ਸਮਝਣ ਦੀ ਲੋੜ ਹੈ। ਕਤੇਬੀ ਧਰਮ ਨੂੰ ਮੰਨਣ ਵਾਲਿਆਂ 


ਹਾਂ। ਹੁਣ ਜਿਸ ਗਿਆਨ ਰੂਪੀ ਪ੍ਰਕਾਸ਼ ਨੇ 


੧3।10181151631)60£11131.੮0।੧) 


ਸਕਿਆ ਕਰਦਾ ਜਦ ਤੱਕ ਉਹ ਅਮਲੀ ਰੂਪ ਵਿਚ, ਪਰਤੱਖ 
ਤੌਰ ਤੇ ਉਸ ਨੂੰ ਕਰ ਕੇ ਨਹੀਂ ਵੇਖ ਲੈਂਦਾ। ਜੇ ਮਿਸਾਲ ਦੇ 
ਤੌਰ ਤੇ ਏ ਕਿ ਇਕ ਬੈਦਾ ਪਾਣੀ ਦਾ ਪਿਆਸਾ ਹੈ ਤੇ 
ਉਸ ਨੇ ਸਾਇੰਸ ਦੀ 


ਠੀਕ ਇਸ ਤਰ੍ਹਾਂ ਵੇਦੀ ਤੇ ਕਤੇਬੀ ਗਿਆਨ ਪੜ੍ਹ ਕੇ ਮੁਕਤ 

ਤਾਂ ਨਹੀਂ ਹੋ ਸਕਦਾ। ਇਹ ਤਾਂ ਇਕ ਬੁਧੀ ਮੰਡਲ 

(॥੧੦1੪੦੧੫੩/) ਗਿਆਨ ਰਹਿ ਜਾਵੇਗਾ ਜਦ ਤਕ ਇਹ 
ਨਹੀਂ ਕਰਦਾ। 


ਜਿਸ ਤਰ੍ਹਾਂ ਨਾਲ ਸਕੂਲ ਦੀ ਪੜ੍ਹਾਈ ਹੈ। ਬੱਚੇ ਨੂੰ 
ਪਹਿਲੀ ਕਲਾਸ ਵਿਚ ਦਾਖਲ ਕਰਵਾਇਆ ਜਾਂਦਾ ਹੈ। ਜੇਕਰ 
ਉਹ ਬੱਚਾ ਸਿਰਫ ਪਹਿਲੀ ਕਲਾਸ ਦਾ ਕਾਇਦਾ ਹੀ ਪੜ੍ਹਦਾ 
ਰਹੇਗਾ ਅਤੇ ਉ, ਅ ਜਾਂ 1, 2, 3 ਹੀ ਕਰਦਾ ਰਹੇਗਾ, ਹਰ 
ਸਾਲ ਅਗਲੀ ਕਲਾਸ ਵਿਚ ਨਹੀਂ ਜਾਵੇਗਾ। ਉਹ ਫਿਰ 
ਬੀ.ਏ., ਐਮ.ਏ, ਪੀ-ਐਚ.ਡੀ. ਦੀ ਡਿਗਰੀ ਕਿਸ ਤਰ੍ਹਾਂ ਕਰ 
ਸਕਦਾ ਹੈ ? ਇਸ ਤਰ੍ਹਾਂ ਕਰਮ ਕਾਂਡ ਵਿਚ ਪੈਣ ਨਾਲ, ਸਕੂਲ 
ਵਿਚ ਦਾਖਲਾ ਲੈਣ ਨਾਲ ਉਹ ਕਦੀ ਵੀ ਪੀ ਐਚ.ਡੀ. ਨਹੀਂ 
ਕਰ ਸਕਦਾ ਅਤੇ ਉਸ ਨੂੰ ਇਹ ਡਿਗਰੀ ਪ੍ਰਾਪਤ ਨਹੀਂ 
ਹੋਵੇਗੀ। ਜਦ ਤਕ ਉਹ ਆਪਾ ਨਹੀਂ ਚੀਨਦਾ, ਰੁਹਾਨੀ ਮੰਡਲ 
ਵਿਚ ਦਾਖਲ ਨਹੀਂ ਹੁੰਦਾ ਤਦ ਤਕ ਉਹ ਭਰਮਾਂ ਵਿਚ ਹੀ 
ਪਿਆ ਰਹੇਗਾ। 
ਜਨ ਨਾਨਕ ਸ੍ਨਿ ਆਪਾ ਚੰਨੈ ਮਿਟੈ ਨ ਭ੍ਰਮ ਕੀ ਕਾਈ/ 
ਪੰਨਾ - 684 
ਕਰਮਕਾਂਡ ਇਸ ਨੂੰ ਸਰੀਰ ਤੋਂ ਉਪਰ ਨਹੀਂ ਚੁਕਦੇ , 
ਕੇਵਲ ਸਰੀਰ ਤੱਕ ਹੀ ਸੀਮਤ ਰੱਖਦੇ ਹਨ। ਇਸ ਤਰ੍ਹਾਂ ਕਰਦਾ 
ਹੋਇਆ ਉਹ ਕੇਵਲ ਆਪਣਾ ਸਮਾਂ ਖਰਾਬ (੪35੧੦) ਕਰ 


ਸ਼ਨ੍ਹ ਰੇ ਤੂ ਕਉਨੁ ਕਹਾ ਤੇ ਆਇਓ॥ 
ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ` ਖਬਰਿ ਨ ਪਾਇਓ॥ 
ਪੰਨਾ - ੭99 


%। 5320੫ 18£[। 5।੧੬। .। ੬003) 


ਨਾਲ ਵੀ ਸੈਬੈਧ ਰੱਖਦਾ ਹੈ ਪਰ ਉਸ ਦੀ ਹੈਸੀਅਤ ਜੋ ਹੈ, 
ਉਹ ਸਿਰਫ ਪਸ਼ੂ ਸਤਰ (੬੪੦/) ਤੇ ਹੈ ਕਿਉਂਕਿ - 
ਆਵਨ ਆਏ ਸ੍ਰਿਸਟਿ ਮਹਿ ਬਿਨੁ ` ਬੂਝੇ ਪਸ਼ ਢੋਰ 
ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ/ 
ਪੰਨਾ - 253 


ਪਰ ਜਿਨ੍ਹਾਂ ਨੇ ਸੈਸਾਰ ਵਿਚ ਆ ਕੇ ਇਹ ਜਾਨਣ ਦੀ 


ਭਈ ਪਰਾਪਤਿ ਮਨੁਖ ਦੋਹਨੀਆ/ 

ਗੀਬਿੰਦ ਮਲਣ ਕ /ਇਹ ਤੇਗੰ ਝਗੀਆ / 

ਅਵਰ ਕਾਜ ਤੇਰੈ ਕਿਤੈ ਨ ਕਾਮ॥ 

ਮਿਲੁ ਸ਼ਾਧਸੰਗਤਿ ਭਜ ਕੇਵਲ ਨਾਮ/ ਪੰਨਾ - 32 


੩ <੨੩== ੮੨ 


ਹੋ ਸਕਦਾ। ਇਸ ਕਰਕੇ ਤੇਰੇ ਹੋਰ ਸਾਰੇ ਕੈਮ ਜਿਨ੍ਹਾਂ ਵਿਚ ਤੂੰ 


ਸਿਖ ਕੇ ਇਸ ਦਾ ਅਭਿਆਸ ਕਰ ਜਿਸ ਰਾਹੀਂ ਤੇਰਾ ਚੁਰਾਸੀ 
ਦਾ ਗੇੜਾ ਖਤਮ ਹੋ ਜਾਵੇ ਕਿਉਂਕਿ ਇਹ ਮਨੁਖਾ ਸਰੀਰ ਫੇਰ 
ਨਹੀਂ ਮਿਲਣਾ। 

ਕਛੀਰ ਮਾਨਸ ਜਨਮੁ ਦੁਲੰਡੁ` ਹੈ ਹੋਇ ਨ ਬਾਰੈ ਬਾਰ/ 

ਜਿਉਂ ਬਨ ਫਲ ਪਾਕੇ ਭਇ ਗਿਗਹਿ ਬ੍ਹਰਿ ਨ ਲਾਗਹਿ ਡਾਰ/ 

ਪੰਨਾਂ - 1366 

ਇਹ ਸਰੀਰ ਵੱਡੇ ਭਾਗਾਂ ਨਾਲ ਮਿਲਿਆ ਹੈ ਇਸ ਨੂੰ 
ਅਜਾਈਂ ਗਵਾਉਣਾ ਠੀਕ ਨਹੀਂ ਹੋਵੇਗਾ। ਜਿਹੜਾ ਮਨੁਖ ਨਾਮ 
ਨਹੀਂ ਜਪਦਾ ਉਸ ਨੂੰ ਗੁਰੂ ਮਹਾਰਾਜ ਜੀ ਨੇ ਆਤਮਘਾਤੀ 
ਕਿਹਾ ਹੈ - 

ਦੁਲਭਾ ਦੇਹ ਪਾਈ ਵਡਭਾਗੀ / 

ਨਾ ਨ ਜਪਹਿ ਤੇ ਆਤਮ ਘਆਾਤੀ# _ ਪੰਨਾ - 788 

ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਮੱਤ ਹੈ ਇਹ 
ਸਭ ਤੋ ਨਵਾਂ ਨਰੋਆ ਅਤੇ ਸ੍ਰੇਸ਼ਠ ਹੈ। ਗੁਰੂ ਮਹਾਰਾਜ ਸਿਰਫ 
ਪੰਜ ਸੌ ਸਾਲ ਪਹਿਲਾਂ ਸੈਸਾਰ ਲਈ ਨਾਮ ਦਾ ਉਪਦੇਸ਼ ਲੈ 
ਕੇ ਆਏ। ਆਪਣੇ ਜੀਵਨ ਕਾਲ ਵਿਚ ਉਹਨਾਂ ਦਾ ਬਹੁਤ 
ਪੜ੍ਹੇ ਲਿਖੇ ਅਚਾਰੀਆਂ ਨਾਲ ਮੇਲ ਹੋਇਆ। ਉਸ ਵੇਲੇ ਉਹਨਾਂ 


੧3।10181151631)60£11131.੮0।੧) 


ਚਿਤ-ਅਨੰਦ ਹੈ ਤਾਂ ਮਹਾਰਾਜ ਜੀ ਨੇ ਉਤਰ ਦਿਤਾ - 
ਹਉਮੈ' ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖ ਪਾਈ 
ਪੰਨਾ - 946 
ਇਹ ਸਾਰਾ ਹਉਮੈ ਦਾ ਪਸਾਰਾ ਹੈ, ਇਸ ਜੀਵ ਦੀ 
ਉਤਪਤੀ ਨਾਮ ਵਿਚੋਂ ਹੋਈ ਸੀ ਅਤੇ ਨਾਮ ਤੋਂ ਵਿਛੜ ਕੇ ਇਹ 
ਜੀਵ ਦੁਖੀ ਹੋ ਰਿਹਾ ਹੈ। ਉਸ ਪਰਮ ਚੇਤਨ ਸੱਤਾ ਨੂੰ ਪ੍ਰਕਿਰਤੀ 
ਨੇ ਢੱਕ ਲਿਆ ਹੈ ਅਤੇ ਇਸ ਨੂੰ ਹਉਮੈ ਦੀ ਵਿਆਧੀ ਵਿਆਪਣ 
ਕਰਕੇ ਆਪਣੇ ਆਪ ਨੂੰ ਦੇਹ ਸਮਝਦਾ ਹੈ। ਸਾਰਾ ਸੈਸਾਰ ਵਾਹਿਗੁਰੂ 
ਦੇ ਹੁਕਮ ਵਿਚ ਹੀ ਪੈਦਾ ਹੋਇਆ ਹੈ। 
ਹੁਕਮੀ ਹੋਵਨਿ ਆਕਾਰ ਹੁਕਮ ਨ ਕਹਿਆ ਜਾਈਂ / 
ਪੰਨਾਂ - 2 
ਇਸ ਹੁਕਮ ਬਾਰੇ ਜੇ ਕੁਝ ਕਹੀਏ ਕਿ ਇਹ ਖੇਡ ਕਦੋਂ 
ਵਰਤੀ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। 
ਥਿਤਿ ਵਾਰ ਨਾ ਜੋਗੀ ਜਾਣੈ ਗਤਿ ਮਾਹ ਨਾ ਕੋਈ/ 
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ 
ਪੰਨਾ - 5 
ਇਹ ਸਵਾਲ ਪੈਦਾ ਹੁੰਦਾ ਹੈ ਕਿ ਇਸ ਸੈਸਾਰ ਅੰਦਰ 
ਕੋਈ ਸੁਖੀ ਵੀ ਹੈ ਜਾਂ ਸਾਰੇ ਦੁਖੀ ਹੀ ਹਨ? ਇਹ ਸਵਾਲ 
ਅਰਜਨ ਨੇ ਕ੍ਰਿਸ਼ਨ ਮਹਾਰਾਜ ਜੀ ਨੂੰ ਕੀਤਾ ਸੀ ਤੇ ਉਹਨਾਂ 
ਨੇ ਜਵਾਬ ਦਿਤਾ ਕਿ ਹੇ ਅਰਜਨ ! ਉਹ ਪੁਰਖ ਸੁਖੀ ਹਨ 
ਜਿਹੜੇ ਦੁਖ ਵਿਚ ਦੁਖ ਨਹੀਂ ਮੰਨਦੇ, ਖੁਸ਼ੀ ਵਿਚ ਉਲਾਰ 
ਨਹੀਂ ਹੁੰਦੇ ਅਤੇ ਸਮਬਿਰਤੀ ਹੁੰਦੇ ਹਨ। ਉਹ ਦੁਖੀ ਨਹੀਂ 
ਹੋਇਆ ਕਰਦੇ ਕਿਉਂਕਿ ਉਹ ਪ੍ਰਕਿਰਤੀ ਤੋਂ, ਮਾਇਆ ਤੋੱ 
ਉਪਰ ਹੋਇਆ ਕਰਦੇ ਹਨ। ਉਹਨਾਂ ਵਿਚ ਧਰਮ ਦੀਆਂ ਰਹਿਤਾਂ 
ਹੋਇਆ ਕਰਦੀਆਂ ਹਨ। ਧਰਮ ਕੀ ਹੈ ? ਧਰਮ ਇਕ 
011੪੪।53੩1 6006 01 60001 ਹੈ ਜਿਸ ਦੁਆਰਾ ਜੀਵ 
ਸੈਸਾਰ ਵਿਚ ਰਹਿ ਕੇ ਦੁਜਿਆਂ ਨੰ ਸੁਖ ਹੀ ਸੁਖ ਦਿੰਦਾ ਹੈ। 
ਸਾਰੇ ਸੈਸਾਰ ਦਾ ਧਰਮ ਇਕੋ ਹੁੰਦਾ ਹੈ ਪਰ ਮਜ੍ਰਬ ਵੱਖ ਵੱਖ 
ਹੋਇਆ ਕਰਦੇ ਹਨ। ਸੈਸਾਰ ਦੇ ਸਾਰੇ ਮਜ੍ਰਬ, ਉਸ ਮਨੁਖ ਨੂੰ 
ਜਿਸ ਦਾ ਉਹ ਅਨੁਆਈ ਹੋਵੇ, ਧਰਮੀ ਬਣਨ ਦਾ ਉਪਦੇਸ਼ 
ਦਿੰਦੇ ਹਨ, ਧਰਮ ਦੀ ਪਾਲਣਾ ਕਰਨ ਦਾ ਉਪਦੇਸ਼ ਦਿੰਦੇ 
ਹਨ। ਧਰਮ ਸਾਰੇ ਸੈਸਾਰ ਦਾ ਇਕੋ ਹੈ ਜਿਵੇਂ ਕਿਸੇ ਨੂੰ ਕਿਸੇ 
ਤਰੀਕੇ ਨਾਲ ਨੁਕਸਾਨ ਨਾ ਪਹੁੰਚਣ ਵਾਲਾ ਜੀਵਨ ਬਤੀਤ 
ਕਰਨਾ। ਇਸ ਜੀਵਨ ਵਿਚ ਸ਼ੀਲ ਹੁੰਦਾ ਹੈ, (ਚਲਨ) 
6143੦੧੪। ਹੁੰਦਾ ਹੈ, ਭਾਵ ਜੇ ਕਿਸੇ ਬੋਦੇ ਵਿਚ ਹੋਰ ਸਾਰੇ 


%। 5320੫ 18£[। 5।੧੬। .। ੬00੧ 


ਇਹ 


ਜੋ. ਵਰਤਾਏ ਸ਼ਾਈਂ ਜੁਗਤਿ / 

ਨਾਨਕ ਓਹ ਪੁਰਖੁ ਕਹੀਐ ਜੀਵਨ ਮੁਕਤਿ / 
ਪੰਨਾ - 275 

ਜੋ ਨਰ ਦੁਖ ਮੈ ਦੁਖ ਨਹੀ ਮਾਨੈ / 

ਸੁਖ ਸਨੇਹ ਅਰ ਭੈ ਨਹੀ ਜਾ ਕੰ ਕੰਚਨ ਮਾਟੀ ਮਾਨੈ ॥ 
ਪੰਨਾ - 633 


੧3।10181151631)60£11131.੮0।੧) 


ਲਗਦਾ ਕਿ ਮੈਂ ਕੌਣ ਹਾਂ ਤੇ ਸਮੁੰਦਰ ਹੀ ਸਮੁੰਦਰ ਨਜ਼ਰ 
ਆਉਂਦਾ ਹੈ ਅਤੇ ਸਮੁੰਦਰ ਵਿਚ ਮਿਲ ਕੇ ਸਮੁੰਦਰ ਵਿਚ 
ਸਮਾਅ ਗਿਆ ਤੇ ਉਸ ਦਾ ਹੀ ਰੂਪ ਹੋ ਗਿਆ। 
ਕਾਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ 
ਜਬ ਆਪਾ ਪਰ ਕਾ ਮਟਿ ਗਇਆ ਜਤ ਦੇਖਉ ਤਤ ਤੂ 
ਪੰਨਾ - 1375 


ਇਸ ਕਰਕੇ ਆਪਣੇ ਆਪ ਨੂੰ ਪਛਾਨਣ ਦਾ ਯਤਨ 


ਵੱਲ ਨੂੰ ਵੱਧਦੇ ਜਾਵੇ। ਮਾਇਆ ਦੀਆਂ ਭਰਮ ਭੁਲਾਈਆਂ 


ਨੀਯਤ ਕਰੋ, ਜਿਸ ਕੰਮ ਵਾਸਤੇ ਅਸੀਂ ਆਏ ਹਾਂ, ਉਸ ਨੂੰ 
ਪਹਿਲ ਦੇਵੋ । ਸਮੇਂ ਨੇ ਤਾਂ ਲੈਘ ਹੀ ਜਾਣਾ ਹੈ, ਸਮੇਂ ਨੂੰ ਅੱਜ 
ਤੱਕ ਕੋਈ ਰੋਕ ਨਹੀਂ ਸਕਿਆ। ਸਮਾਂ ਕਿਸੇ ਦਾ ਰੋਕਿਆ 
ਹੋਇਆ ਰੁਕਦਾ ਨਹੀਂ ਹੁੰਦਾ। ਜਦ ਤਕ ਸਰੀਰ ਤੰਦਰੁਸਤ ਹੈ, 
ਇਸ ਨੂੰ ਰੋਗ ਨਹੀਂ ਲਗਿਆ, ਇਸ ਦਾ ਪੂਰਾ ਪੂਰਾ ਲਾਭ 
ਲੈਣਾ ਚਾਹੀਦਾ ਹੈ। ਬਚਪਨ ਨੁੰ ਜੁਆਨੀ ਖਾ ਗਈ, ਜੁਆਨੀ 
ਨੂੰ ਬੁਢਾਪਾ ਖਾ ਜਾਂਦਾ ਹੈ ਅਤੇ ਬੁਢਾਪੇ ਦਾ ਇਕ ਇਕ 


ਨਹੀਂ ਸਕੇ, ਐਵੇਂ ਸਾਰਾ ਜੀਵਨ ਬਰਬਾਦ ਕਰ ਦਿਤਾ । 


ਕਰਣ ਹਤੋਂ ਸੁ ਨਾਂ ਕੀਓ ਪਰੈਓ ਲੋਭ ਕੰ ਫੰਧ॥ 
ਨਾਨਕ ਸ਼ਮਿਓ ਗਮ ਗਇਓ ਅਥ ਕਿਓਂ ਰੋਵਤ ਆੰਧ / 
ਪੰਨਾ - 7428 


ਜਦੋਂ ਜਮਾਂ ਦੀ ਫਾਸੀ ਗਲ ਪੈ ਗਈ ਤੇ ਅੰਤ ਵੇਲੇ 
ਜਾਗ ਆਈ ਤਾਂ ਫੇਰ ਐਸੇ ਜਾਗਣ ਦਾ ਕੀ ਫਾਇਦਾ ਜੋ 
ਸਾਰੀ ਜਿੰਦਗੀ ਜਾਗ ਨਹੀਂ ਆਈ ਤੇ ਸੌਂ ਕੇ ਸਾਰਾ ਜੀਵਨ 
ਗਵਾ ਦਿੱਤਾ। 

ਕਹੁ ਕਬੀਰ ਤਬ ਹੀ ਨਰ ਜਾਗੀ / 

ਜਮ ਕਾ ਡੰਡੁ ਮੁੰਡ ਮਹਿ ਲਾਗੀ ॥ ਪੰਨਾ - 870 


ਸੈਸਾਰ ਅੰਦਰ ਆ ਕੇ ਜਿਨ੍ਹਾਂ ਲੇ ਵਿਧੀ ਪੂਰਬਕ ਗੁਰੂ 
ਧਾਰਨ ਕਰ ਲਿਆ ਅਤੇ ਪੰਜਾਂ ਪਿਆਰਿਆਂ ਤੋਂ ਨਾਮ ਦੀ 


ਨੂੰ ਦਿਤਾ ਪੂਰਬਕ ਕਰੋ। ਪਹਿਲੀ ਤੋਂ ਦੂਜੀ, ਤੀਜੀ ਕਰਦੇ 
ਕਰਦੇ ਦਸਵੀਂ, ਫੇਰ ਬੀ. ਏ, ਐਮ. ਏ, ਤੇ ਫੇਰ ਪੀ.ਐਚ.ਡੀ- 
ਕਲਾਸ ਦਰ ਕਲਾਸ ਅੱਗੇ ਹੀ ਵੱਧਦੇ ਜਾਵੋ ਤੇ ਪਿਛੇ ਨਾ 
ਮੁੜੋ ਤਾਂ ਕਿ ਜਿਥੋਂ ਅਸੀਂ ਆਏ ਹਾਂ ਉਸ ਪਰਮ ਜੋਤ ਵਿਚ 
ਸਮਾਅ ਜਾਈਏ ਅਤੇ ਸਾਡਾ ਆਉਣਾ ਜਾਣਾ ਮੁਕ ਜਾਵੇ। 
ਸੂਰਜ ਕਿਗਣ ਮਿਲੋ ਜਲ ਕਾ ਜਲੁ ਹੂਆ ਰਾਮ 
ਜੌਤੀ ਜੋਤਿ ਰਲੀ ਸ਼ੰਪੂਰਨੁ ਥੀਆ ਰਾਮ ਪੰਨਾ - 846 


ਦੇ ਦਾ 


“ਆਤਮ ਮਾਰਗ”, ਮਈ, 2002. 


%। 5320੫ 18£[। 5।੧੬। .। ੬00) 


(ਪੰਨਾ 2 ਦੀ ਬਾਕੀ) 


ਜੀਵਨ ਵਿਚ ਕੀ ਅਤਰ ਆਉਂਦਾ ਹੈ ? ਇਹ ਇਕ (#&0- 
506) ਪਰਖ-ਕਸੌਟੀ ਹੈ ਜਿਸ ਰਾਹੀਂ ਅਸੀਂ ਆਪਣੀ ਅੰਦਰਲੀ 
ਦਿਸ਼ਾ ਸਹਿਜੇ ਹੀ ਨਾਪ ਤੋਲ ਸਕਦੇ ਹਾਂ ਜਾਂ ਫਿਰ ਇਸ 
ਅਵਸਥਾ ਦੀ ਪ੍ਰਾਪਤੀ ਲਈ ਅਦਰ ਤੜਪ ਪੈਦਾ ਕਰ ਸਕਦੇ 
ਹਾਂ। ਐਸੀ ਦਸ਼ਾ ਵਿਚ ਅਗਿਆਨਤਾ ਦੂਰ ਹੋ ਜਾਂਦੀ ਹੈ, 
ਹਨ, ਧਰਮ ਰਾਜ ਦਾ ਡਰ ਖਤਮ ਹੋ ਜਾਂਦਾ ਹੈ, “ਹਉਮੈ” ਦੀ 
ਹੈਗਤਾ-ਮਮਤਾ ਮੁੱਕ ਜਾਂਦੀ ਹੈ, ਲੋਕਾਚਾਰੀ ਦੀਆਂ ਰਸਮਾਂ ਅਤੇ 
ਮਾਇਆ ਦੇ ਤਿੰਨਾਂ ਗੁਣਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ, 
ਵੈਰੀ ਮਿਤਰ ਇਕ ਸਮਾਨ ਦਿਸਦੇ ਹਨ। ਇਹ ਆਤਮਕ 
ਅਡੋਲਤਾ ਦੀ ਅਵਸਥਾ ਹੈ ਜਦੋਂ ਅੰਦਰ ਨੁਰ ਹੀ ਨੁਰ-ਰੁਪ 
ਪ੍ਰਮਾਤਮਾ ਦੇ ਮਿਲਾਪ ਦਾ ਇਕ ਰਸ ਅਨਹਦ ਨਾਦ ਸੁਣਾਈ 
ਦਿੰਦਾ ਹੈ, ਅਨੁਠਾ ਆਤਮਿਕ ਅਨੰਦ ਪੈਦਾ ਹੁੰਦਾ ਹੈ। ਗੁਰ 
ਮਹਾਰਾਜ ਅਪਾਰ ਕਿਪਾ ਕਰਕੇ ਮਿਲਾਪ ਦਾ ਇਹ ਅਨੁਭਵ 
ਜਗਿਆਸੂਆਂ ਨਾਲ ਸਾਂਝਾ ਕਰਦੇ ਫੁਰਮਾਨ ਕਰਦੇ ਹਨ - 

ਸ਼ਨਹ ਲੋਕਾ ਮੈ' ਪ੍ਰ ਛੇ ਪਇਆ 

ਦੁਰਜਨ ਮਾਰੇ ਵੈਗੰ ਸੰਘਾਰੇ 

ਸ਼ਤਿਗੁਰ ਮੈ ਕਉਂ ਗਰ ਨਾਮ ਦਿਵਾਇਆ / 

ਪ੍ਰਥਮ ਤਿਆਗੀ ਹਉਸੈ ਪ੍ਰੰਮਿੰਤ # 

ਦੁਤੀਆ ਤਿਆਗੀ ਲੌਗਾ ਗੰਤਿ / 

ਤੰਗੁਣ ਤਿਆਗੰਗ ਫੁਰਜ਼ਨ ਮੀਤ ਸਮਾਨ 

ਤਗੰਆ ਗੁਣੁ ਮਿਲਿ ਸਾਧ ਪਛਾਨ 

ਸ਼ਹਜ ਗੁਫਾ ਮਹਿ ਆਸਣੁ ਬਹਿਆ/ 

ਜੋਤਿ ਸ੍ਰਪ ਅਨਾਹਦੁ ਵਾਜਿਆ॥ 

ਮਹਾ ਅਨੰਦੁ ਗੁਰ ਸਬਦੁ ` ਵੀਚਾ/ਰ / 

ਪ੍ਰਿਅ ਸਿਉਂ ਰਾਤੀ ਧਨ ਸੋਹਾਗਣਿ ਨਾਰਿ 

ਪੰਨਾ - 370 

ਐਸੇ ਅਨੁਭਵ, ਐਸੀ ਸੋਝੀ, ਐਸਾ ਮਾਰਗ ਦਰਸ਼ਨ 
ਕਰਨ ਦਾ ਉਪਰਾਲਾ ਆਤਮ ਮਾਰਗ? ਪਿਛਲੇ 7 ਸਾਲ ਤੋੱ 
ਕਰਦਾ ਆ ਰਿਹਾ ਹੈ। ਵਿਸ਼ੇਸ਼ ਤੌਰ ਤੇ “ਮਹਾਂਪੁਰਸ਼ਾਂ” ਦੇ ਲੇਖ 
ਐਸੀ ਸੂਝ ਐਸੀ ਦ੍ਰਿਸ਼ਟੀ ਹੀ ਪ੍ਰ ਦਾਨ ਕਰਦੇ ਹਨ, ਲੋੜ ਹੈ 
ਸਿਰਫ ਧਿਆਨ ਨਾਲ ਟਿਕ ਕੇ, ਸੁਰਤਿ ਜੋੜ ਕੇ ਪੜ੍ਹਨ ਦੀ। 
ਇਹ ਜਨਮ ਅਮੋਲਕ ਹੈ, ਨਾਮ ਵਸਤੂ ਅਮੋਲਕ ਹੈ, ਨਾਮ- 
ਰਸ ਅਮੋਲਕ ਹੈ। ਸਤਿਗੁਰ ਮਿਹਰ ਸਦਕਾ, ਸਾਨੁੰ ਸਭਨਾਂ 
“ਆਤਮ ਮਾਰਗ? ਪਾਂਧੀਆਂ ਨੂੰ ਐਸਾ ਸੁਭਾਗ ਪਾਪਤ ਹੋਵੇ, 
ਸਾਡੀ ਅਰਜ਼ੋਈ ਹੈ। ਨਾਮ-ਰਸ ਆਪ ਭੁੰਚੋ, ਦੂਜਿਆਂ ਨੂੰ ਪ੍ਰੇਰਤ 
ਕਰੋ! ਇਹ ਵੱਡਾ ਪਰਉਪਕਾਰ ਹੈ । 


੧3।10181151631)60£11131.੮0।੧) 


ਮੈਨੂੰ ਮਹਾਂਪੁਰਸ਼ਾਂ ਦੀ ਸੰਗਤ ਕਿਵੇਂ ਪ੍ਰਾਪਤ ਹੋਈ ? 


ਮੈਂ ਆਪਣੀ ਜਿੰਦਗੀ ਦਾ ਉਹ ਸਮਾਂ_ਕਦੀ ਨਹੀਂ ਭੁੱਲ 


ਬੇਕਾਰ ਹੈ। ਲੋਕਾਂ ਦੀ ਥੋੜ੍ਹੀ ਦੇਰ ਹੀ ਸਹਾਨਭੂਤੀ ਹੁੰਦੀ ਹੈ 
ਲੇਕਿਨ ਕੋਈ ਵੀ ਸਹਾਰਾ ਨਜ਼ਰ ਨਹੀਂ ਆਉਂਦਾ ਸੀ। ਇਹ 
ਸੈਨ 1990 ਮਈ ਦੀ ਗੱਲ ਹੈ, ਉਦੋਂ ਤੋਂ 1991 ਦਸੈਬਰ ਤੱਕ 
ਇਸੇ ਤਰ੍ਹਾਂ ਚਲਦਾ ਰਿਹਾ, ਨਾ ਘਰ, ਨਾ ਆਫਿਸ ਵਿਚ 
ਮਨ ਲਗਦਾ ਸੀ। 

ਉਸ ਤੋਂ ਬਾਅਦ ਦਸੈਬਰ ਦੇ ਆਖਰੀ ਦਿਨਾਂ ਵਿਚ 
ਸੈਕਟਰ 38 ਕਿਸੇ ਦੇ ਘਰ ਵਿਚ ਆਸਾ ਦੀ ਵਾਰ ਦਾ ਕੀਰਤਨ 


ਹੀ ਬਾਬਾ ਜੀ ਨੇ ਮੈਨੂੰ ਇਹ ਪਾਠ ਲਿਖਵਾ ਦਿਤਾ- 
ਥਿਰ ਘਰਿ ਬੈਸਹੁ ਹਰਿ ਜਨ ।ਪਿਆਰੇ 
ਪੰਨਾ-207 
ਇਹ ਪਾਠ ਅਸੀਂ ਸਭ ਦੇ ਘਰ ਭੇਜ ਦਿਤਾ। ਸਭ ਸੱਤ 
ਦਿਨ ਦੇ ਅੰਦਰ ਹੀ ਨੌਕਰੀ ਉਪਰ ਵਾਪਿਸ ਆ ਗਏ। ਫਿਰ 
ਤਾਂ ਹਾਈਕੋਰਟ ਵਾਲੇ ਬਹੁਤ ਪ੍ਰੇਮੀ ਬਾਬਾ ਜੀ ਦੇ ਦੀਵਾਨੇ ਹੋ 
ਗਏ। ਬਾਬਾ ਜੀ ਨੇ ਹਰ ਸਮੇਂ ਕਹਿਣਾ, “ਹਾਈਕੋਰਟ ਆ 
ਗਿਆ, ਹਾਈਕੋਰਟ ਆ ਗਿਆ।” ਐਸੀਆਂ ਤਾਂ ਸੈਂਕੜੇ 
ਉਦਾਹਰਣਾਂ ਹਨ ਜਿਨ੍ਹਾਂ ਦਾ ਵਰਣਨ ਕਰਨਾ ਕਠਿਨ ਹੈ। 
ਥੋੜ੍ਹੇ ਹੀ ਸਮੇਂ ਵਿਚ ਰਤਵਾੜਾ ਸਾਹਿਬ ਵਿਚ ਇਕ 


ਇਇਂ 


%। 5320੫ 18£[। 5।੧੬। .। ੬00੧ 


ਅਤੇ ਬੀਜੀ ਦੇ ਚਰਨਾਂ ਵਿਚ 


ਧੂਪ 

ਸਿ 
ਰੂ 
ਰਿ 
੍ 


੍ 

੧ 
ਸਿ 
ਹਰ 


ਹੋ 


ਜਿ 
ਰਤ 
ਰੰ 
ਤਰ 
ਨੂ 
ਰੰ 
ਹ 
ਹਰ 


76/0. 00. 50706 797 007 
7205੬ /#੦. 27946, 5੬ 37-%, 


ਸ਼ਰਨ ਆਉਣਾ ਹੇਠਾਂ ਬਿਆਨ ਕਰ ਰਿਹਾ ਹੈ ਅਤੇ ਆਸ 
ਕਰਦਾ ਹਾਂ ਕਿ ਸੈਗਤਾਂ ਦਾ ਜੋ ਵੀ ਲੇਖ ਤੁਹਾਨੂੰ ਇਸ ਵਿਸ਼ੇ 
ਤੇ ਮਿਲੇ, ਕ੍ਰਿਪਾ ਕਰਕੇ ਪਬਲਿਸ਼ ਜ਼ਰੂਰ ਕਰਦੇ ਰਿਹੋ ਭਾਵੇਂ ਸੌ 
ਸਾਲ ਕਿਉਂ ਨਾ ਲਗ ਜਾਣ। ਕਿਉਂਕਿ 'ਤੈ' ਸ਼ਾਹਿਝ ਕਾ ਬਾਤਾ 
ਜਿ ਆਥੈ ਕਹ ਨਾਨਕ ਕਿਆ ਦੀਜੈ॥ ਗੰਸ਼ ਵਢੇ ਕਰਿ ਬੈਸ਼ਣ 
ਦੀਜੈ ਵਿਣੁ ।ਸਿਰ ਸਵ ਕਗੀਜੈ //' (ਪੰਨਾ-558) ਪਤਾ ਨਹੀਂ 
ਇਹ ਲੇਖ ਮੈਂ ਕਿੰਨੇ ਦਿਨਾਂ ਵਿਚ ਪੂਰਾ ਕਰ ਸਕਾਂ ਕਿਉਂਕਿ 
ਬੈਰਾਗ ਅੱਗੇ ਨਹੀਂ ਤੁਰਨ ਦਿੰਦਾ। ਬੜੀ ਮੁਸ਼ਕਲ ਨਾਲ ਹਿੰਮਤ 
ਕਰਕੇ ਫਿਰ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਹਾਂ। 

ਦਾਸ ਨੇ ਜਦ ਤੋਂ ਵੀ ਹੋਸ਼ ਸੈਭਾਲੀ ਆਪਣਿਆਂ 
ਕਰਮਾਂ, ਬੁੱਧੀ ਕੋਸ਼ਿਸ਼ ਦੁਆਰਾ ਇਸ ਮਾਰਗ ਤੇ ਤੁਰਨ ਦੀ 
ਕੋਸ਼ਿਸ਼ ਕੀਤੀ ਖਾਸ ਕਰ ਜਿੰਨੀ ਕਿ ਮੈਨੂੰ ਸੈਭਾਲ ਹੈ। 1984 
ਤੋਂ ਬਾਅਦ ਪਾਠ ਕਰਨਾ, ਨਿਤਨੇਮ ਥੋੜ੍ਹਾ ਬਹੁਤਾ, ਸਿੱਖ 
ਮਿਸ਼ਨਰੀ ਕੋਰਸ ਕੀਤਾ, ਪੋ. ਸਾਹਿਬ ਸਿੰਘ ਜੀ ਦੇ ਸਟੀਕ 
ਪੜ੍ਹੇ, ਗੁਰੂ ਰਥ ਸਾਹਿਬ ਜੀ ਦੇ, ਸਹਿਜ ਪਾਠ, ਅਖੰਡ ਪਾਠ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਪੰਕਜ ਮੌਹ ਪਗ `ਨਗੀੰ` ਚਾਲੈ ਹਮ ਦੇਖਾ ਤਹ ਡੂਲੀਅਲੇ /” 
(ਪੁੰਨਾ-72) ਦਾਸ ਵਿਚ ਇੰਨੇ ਅਵਗੁਣ ਨਾਲ ਨਾਲ ਚਲਦੇ 
ਰਹੇ “ਜੇਤਾ ਸੰਦ ਸ਼ਾਗ੍ਰ ਨੰਨੈੰਰ ਭਰਿਆ ਤੋਤੇ ਅਓਂਗਣ 
ਹਮਾਰੇ / ਪੰਨਾ -156 


ਜੂਨ ਜਾਂ ਜੁਲਾਈ 2000 ਵਿਚ ਭਾਈ ਗੁਰਪਾਲ ਸਿੰਘ 


ਅੱਗੇ ਵਧਿਆ ਅਤੇ ਜੋ ਵਿਚਾਰ ਸਾਮ੍ਹਣੇ ਆਏ ਇਹ ਹੁਣ ਤਕ 
ਕਿਤੋਂ ਪ੍ਰਾਪਤ ਨਹੀਂ ਸਨ ਹੋਏ। ਇਨੀ ਗਹਿਰਾਈ ਵਿਚ ਅਤੇ 


ਵਾਰ ਭਾਈ ਸਾਹਿਬ ਇਕ ਦੋ ਮਹੀਨਿਆਂ ਬਾਅਦ ਆਏ ਤਾਂ 
ਭਾਈ ਸਾਹਿਬ ਨਾਲ ਨੇੜਤਾ ਵਧੀ, “ਅਮਰ ਗਾਥਾ” ਪੁਸਤਕ 
ਵੀ ਪ੍ਰਾਪਤ ਹੋਈ ਅਤੇ ਦਾਸ ਦੀ ਭਾਈ ਸਾਹਿਬ ਨਾਲ ਦੋ 
ਘੜੀਆਂ ਵਿਚਾਰ ਗੋਸ਼ਟੀ ਨਾਲ ਹਿਰਦੇ ਵਿਚ ਖਿੱਚ ਬਣੀ। 

ਉਸ ਸਮੇਂ ਮੈਂ ਇਕ ਯਾਤਰੂ ਵਜੋਂ ਯੂ.ਐਸ.ਏ. ਜਾਣ ਦੀਆਂ 


ਕਥਨੀ ਕਰਨੀ ਇਕ ਨਾ ਹੋਵੇ ਤਦ ਤਕ ਇਸ ਸਟੇਜ ਤੋ ਕੁਝ 
ਕਹਿਣਾ, 'ਕਰਦੂਤਿ ਪਸੂ ਕੀ ਮਾਨਸ ਜਾਤਿ (ਪੰਨਾ-267) 


ਜਾਓ। ਸੰਤਾਂ ਤੋਂ ਰਹਿਮਤਾਂ ਕਰਵਾ ਦਿੰਨੇ ਹਾਂ। ਮੈਂ ਕਿਹਾ ਕਿ 
ਸੈਤ ਜੀ ਕੀ ਕਰ ਸਕਦੇ ਹਨ ? ਮਤ ਥੋੜ੍ਹੀ ਸੀ, ਆਪਣੀ ਬੁੱਧੀ 
ਅਨੁਸਾਰ ਬੋਲਿਆ। ਭਾਈ ਸਾਹਿਬ ਕਹਿੰਦੇ ਕਿ ਇਥੋਂ ਹੀ ਜੇ 
ਚਾਹੁਣ ਤਾਂ ਟੈਲੀਫੋਨ ਤੇ ਤੁਹਾਡੀਆਂ ਤਾਰਾਂ ਜੋੜ ਸਕਦੇ ਹਨ 
ਵਾਹਿਗੁਰੂ ਨਾਲ। 

ਪੂਰਬਲੇ ਕਰਮ ਅੰਕੁਰੇ, ਭਾਈ ਸਾਹਿਬ ਵਿਚੋਲੇ ਬਣ ਗਏ 
ਅਤੇ ਅਗਲੇ ਐਤਵਾਰ ਰਤਵਾੜਾ ਸਾਹਿਬ ਕਹਿੰਦੇ 13.30 
ਵਜੇ ਪਹੁੰਚ ਜਾਇਓ, ਤੁਹਾਨੂੰ ਸੰਤਾਂ ਨੂੰ ਮਿਲਾ ਦੇਵਾਂਗੇ। ਇਕ 
ਹਫਤੇ ਦਾ ਸਮਾਂ ਲੈੰਘਿਆ। ਦਾਸ ਰਤਵਾੜਾ ਸਾਹਿਬ 


“ਆਤਮ ਮਾਰਗ”, ਮਈ, 2002. 


%। 5320੫ 18£[। 5।੧੬। .। ੬00) 


ਖੜਕਾਇਆ, ਕਿਹਾ ਕਿ ਤਕੜਾ ਹੋ ਕੇ “ਵਾਹਿਗੁਰੂ” 
“ਵਾਹਿਗੁਰੂ” ਕਰ। 

ਝੋਲੀਆਂ ਭਰ ਕੇ ਰਹਿਮਤਾਂ ਦੀਆਂ ਫਿਰ ਪ੍ਰੰਗਰਾਮ 
ਸੁਣਿਆ-ਪਹਿਲੀ ਵਾਰ ਸੈਤਾਂ ਦਾ। ਸਾਧ ਸੈਗਤ ਜੀ, ਇਸ 
ਤੋਂ ਬਾਅਦ ਮੈਂ ਕੁਝ ਨਹੀਂ ਲਿਖ ਸਕਦਾ। ਮੈਂ ਰੋਜ਼ ਚਾਰ ਪੰਜ 
ਘੰਟੇ ਟੀ.ਵੀ. ਦੇਖਦਾ ਹੁੰਦਾ ਸੀ - ॥0੧੦॥ (ਦਿਨ ਦੇ ਖਾਣੇ) 
ਤੋਂ ਬਾਅਦ, ਰਾਤ ਦੇ ਖਾਣੇ ਤੋਂ ਬਾਅਦ । ਘਰ ਆਇਆ ਤਾਂ 
ਕੁਝ ਚੰਗਾ ਨਾ ਲੱਗਿਆ। ਸਭ ਤੋਂ ਪਹਿਲਾਂ 0151 
60101੪600।। ਕਟਵਾ ਦਿਤਾ, ਅੱਜ ਤਕ ਸਿਰਫ ਖਬਰਾਂ ਹੀ 
ਸੁਣੀਆਂ ਜਾਂਦੀਆਂ ਹਨ ਕਿਉਂਕਿ ਆਰਮੀ ਆਫਿਸ ਹੋਣ ਕਰਕੇ 
ਜ਼ਰੂਰੀ ਹੈ। ਵੈਸੈ ਹੁਣ ਮੈਂ ਤਿਆਰ ਹਾਂ ਅਸਤੀਫਾ ਦੇਣ ਵਾਸਤੇ, 
ਹੁਣ ਸਰਵਿਸ ਨਹੀਂ ਹੁੰਦੀ। ਹੁਣ ਤਾਂ ਜ਼ਿੰਦਗੀ ਦਾ ਇਕ ਹੀ 
ਮਨੋਰਥ ਹੈ। ਉਪਰੈਤ ਫਿਰ ਇਕ ਮਹੀਨੇ ਬਾਅਦ ਮਹਾਂਪੁਰਸ਼ਾਂ ਦੇ 
ਦਰਸ਼ਨ ਨਸੀਬ ਹੋਏ। ਕਦੇ ਵੀ ਅੰਮ੍ਰਿਤ ਵੇਲੇ ਉਠਿਆ ਨਹੀਂ 
ਸੀ ਜਾਂਦਾ। ਸੈਤਾਂ ਦੇ ਮਿਲਾਪ ਤੋਂ ਬਾਅਦ ਪਤਾ ਨਹੀਂ ਕਿਥੋਂ 
ਹਿੰਮਤ ਬਣ ਗਈ ਅਤੇ ਕੌਣ ਅਵਾਜ਼ ਮਾਰ ਕੇ ਉਠਾਲਦਾ 
ਹੈ, ਪਤਾ ਨਹੀਂ। ਮੈਂ ਕਦੀ ਸੋਚ ਵੀ ਨਹੀਂ ਸਕਦਾ ਸੀ। ਇਹ 
ਸਭ ਗੁਰਪ੍ਰਸਾਦਿ ਹੀ ਹੈ। ਜਿੰਨ੍ਹਾਂ ਬੁਰਾਈਆਂ ਨੂੰ ਛੱਡਣਾ ਵਸ 
ਤੋਂ ਬਾਹਰ ਲਗਦਾ ਸੀ, ਇਕ ਨਜ਼ਰ ਨਾਲ ਮਹਾਂਪੁਰਸ਼ਾਂ ਨੇ 
ਭਜਾ ਦਿਤੀਆਂ। 

ਕਾਰੈ ਹੁਕਮ ਮਸਤਕਿ ਹਥ੍ਹ ਗਰਿ 

ਵਿਚਹੁ ਮਾਰਿ ਕਢੀਆ ਬੁਰਿਆਈਆ॥ ਪੰਨਾ - 473 

ਜਨਵਰੀ 2001 ਵਿਚ ਫਿਰ 12 ਵਜੇ ਮਹਾਂਪੁਰਸ਼ ਕੁਰਸੀ 
ਤੇ ਸਸ਼ੋਭਤ ਸਨ। ਦਾਸ ਪਰਿਵਾਰ ਸਮੇਤ ਹਾਜ਼ਰ ਹੋਇਆ। 
ਐਤਕੀਂ ਘਰੋਂ ਚਲਣ ਤੋਂ ਪਹਿਲਾਂ ਹੀ ਬਹੁਤ ਉਤਸ਼ਾਹ ਸੀ, 
ਧਰਮ ਪਤਨੀ ਨਾਲ ਬਚਨ ਵੀ ਕੀਤਾ ਦਾਸ ਨੇ ਕਿ ਐਤਕੀਂ 
ਬਹੁਤ ਰਹਿਮਤਾਂ ਲੈਣੀਆਂ ਨੇ ਮੈਂ। ਦਰਸ਼ਨ ਕਰਕੇ ਮੈਂ ਆਪਣੇ 
ਮਸਤਕ ਤੇ ਹੱਥ ਲਾਇਆ। ਬਹੁਤ ਮੁਸਕਰਾਏ ਰਹਿਮਤਾਂ ਦੇ 
ਭੰਡਾਰ ਅਤੇ ਪੁਛਦੇ ਨੇ, ਕਿਹਨੇ ਦੱਸਿਆ ਤੈਨੂੰ ? ਮੇਥੋਂ ਕੁਝ 
ਬੋਲਿਆ ਤਾਂ ਨਹੀਂ ਗਿਆ, ਮੈਂ ਸੈਤਾਂ ਵਲ ਇਸ਼ਾਰਾ ਹੀ ਕਰ 


੧3।1018115163160£11131.੮0।੧) 


ਸਕਿਆ। ਕਹਿੰਦੇ ਮੈਂ ਦੱਸਿਆ? ਮੈਂ ਦੱਸਿਆ ? ਫਿਰ ਅਤਿਅੰਤ 
ਪ੍ਰਸੈਨ ਅਵਸਥਾ ਵਿਚ ਬਖਸ਼ਸ਼ਾਂ ਕਰੀ ਗਏ ਅਤੇ ਵਿਸ਼ਟਾ ਦੇ 
ਕੀੜੇ ਨੁੰ ਪਤਾ ਨਹੀਂ ਕੀ ਕੀ ਬਖਸ਼ਿਸ਼ਾਂ ਕਰ ਗਏ। ਕਹਿੰਦੇ 
ਵਾਹਿਗੁਰੂ ਤੇਰੀ ਸੁਣਦਾ ਹੈ। ਥੋੜ੍ਹੀ ਦੇਰ ਚੁੱਪ ਰਹੇ, ਫਿਰ ਕਹਿੰਦੇ 
“ਵਾਹਿਗੁਰੂ ਤੇਰੇ ਨਾਲ ਹੈ” ਫਿਰ ਥੋੜ੍ਹੀ ਦੇਰ ਬਾਅਦ ਸਮੁੰਦਰ 
ਉਛਲਿਆ, ਕਹਿੰਦੇ ਹੁਣ ਤਕੜਾ ਹੋ ਕੇ ਵਾਹਿਗੁਰੁ ਵਾਹਿਗੁਰ 


ਕਰੀ ਜਾ। ਦਾਸ ਦੇ ਨੈਣ ਭਰ ਭਰ ਕੇ ਚਲ ਰਹੇ ਸਨ। 


ਕੀਰਤਨ ਤੋ ਜਾਣ ਲਗਦੇ ਸੀ ਤਾਂ ਤੇਜ ਸਹਿਆ ਨਹੀਂ ਸੀ 
ਜਾਂਦਾ। ਇਵੇਂ ਲਗਦਾ ਸੀ ਕਿ ਜਿਵੇਂ ਪਰੀਪੂਰਨ ਪ੍ਰਮੇਸ਼ਰ ਆਪ 
ਸੈਗਤਾਂ ਤੇ ਰਹਿਮਤਾਂ ਕਰਨ ਆ ਰਿਹਾ ਹੈ। ਸਰੀਰ ਦੇ ਲਾਗੋਂ 
ਦੀ ਲੈਘੇ ਤਾਂ ਸਰੀਰ ਕੈਬ ਗਿਆ। ਉਪਰੈਤ ਇਕ ਵਾਰ ਫਿਰ 
ਦਰਸ਼ਨ ਹੋਏ। ਦਾਸ ਮਾਰਚ 2001 ਵਿਚ ਯੂ.ਐਸ.ਏ. ਰਿਆ। 
ਸੰਤਾਂ ਦੀਆਂ ਰਚਨਾਵਾਂ ਹੁਣ ਤਕ 30% ਪੜ੍ਹ ਚੁੱਕਾ ਸੀ, ਕੁਝ 
ਬਾਕੀ ਨਾਲ ਲੈ ਲਈਆਂ, ਚਾਰ ਮਹੀਨੇ ਉਥੇ ਰਿਹਾ, ਸੈਤ ਜੀ 
ਮੇਰੇ ਨਾਲ ਹੀ ਰਹੇ, ਹਰ ਸਮੇਂ ਮਾਰਗ ਦਰਸ਼ਨ ਕਰਦੇ ਹਨ। 
ਅੱਜ ਵੀ ਹਮੇਸ਼ਾ ਹੀ ਨਾਲ ਰਹਿੰਦੇ ਹਨ। ਕਿਤਾਬਾਂ ਮਹਾਂਪੁਰਸ਼ਾਂ 
ਦੀਆਂ 80% ਮੈਂ ਪੜ੍ਹ ਚੁਕਾ ਹਾਂ। ਇਹ ਦਾਅਵੇ ਨਾਲ ਕਿਹਾ 
ਜਾ ਸਕਦਾ ਹੈ ਕਿ ਕੋਈ ਜਗਿਆਸੂ ਇਕ ਹੀ ਬੁੱਕ ਪੜ੍ਹ ਲਵੇ 
ਤਾਂ ਉਸ ਦੀ ਜ਼ਿੰਦਗੀ ਵਿਚ ਬੜੀ ਭਾਰੀ ਤਬਦੀਲੀ ਆ 
ਜਾਵੇਗੀ। 


ਮੈਂ ਜੁਲਾਈ ਵਿਚ ਯੂ.ਐਸ.ਏ. ਤੋਂ ਵਾਪਸ ਆਇਆ ਅਤੇ 
ਮੋਰੀ ਪੋਸਟਿੰਗ ਗਵਾਲੀਅਰ ਹੋ ਗਈ । ਕੋਸ਼ਿਸ਼ ਕਰਦਾ ਰਿਹਾ 
ਕਿ ਆ ਕੇ ਦਰਸ਼ਨ ਕਰਾਂ ਪਰ ਸ਼ਾਇਦ ਕਿਸਮਤ ਵਿਚ ਕੁਝ 
ਹੋਰ ਹੀ ਸੀ। ਕੁਝ ਛੁੱਟੀ ਨਾ ਬਚਣ ਕਰਕੇ 4 ਨਵੰਬਰ ਨੂੰ 
ਰਤਵਾੜਾ ਸਾਹਿਬ ਪਹੁੰਚਿਆ। ਬੜੇ ਚਾਅ ਅਤੇ ਉਮੰਗਾਂ ਸਨ 
ਮਨ ਵਿਚ। ਕਈ ਦਿਨਾਂ ਤੋਂ ਦਿਲ ਵੀ ਕੁਝ ਨਹੀਂ ਲਗ ਰਿਹਾ 
ਸੀ। ਜਦੋਂ ਰਤਵਾੜਾ ਸਾਹਿਬ ਪਹੁੰਚੇ, ਬੀਜੀ ਇਕੱਲੇ ਹੀ ਕੁਰਸੀ 
ਤੇ ਬੈਠੇ ਸਨ। ਬਾਬਾ ਜੀ ਬਾਰੇ ਪੁੱਛਿਆ ਅਤੇ ਸੈਗਤਾਂ ਵਲ 
ਧਿਆਨ ਮਾਰਿਆ, ਮਾਹੌਲ ਕੁਝ ਸੋਗ ਭਰਿਆ ਲੱਗਿਆ ਅਤੇ 
ਫਿਰ ਪਤਾ ਲੱਗਾ ਕਿ ਮਹਾਂਪੁਰਸ਼ ਬ੍ਰਹਮਲੀਨ ਹੋ ਚੁੱਕੇ ਹਨ। 
ਜਨਮ ਮਰਣ ਦੋਹਨਹੂ ਮਹਿ ਨਾਗੀ ਜਨ ਪਰਉਪਕਾਗੀ ਆਏ 
ਪੰਨਾ - 74੭ 
ਗੁਰੂ ਗ੍ਰੰਥ ਸਾਹਿਬ ਦੀ ਤਾਕੀਦ ਅਨੁਸਾਰ ਮਹਾਂਪੁਰਸ਼ 
ਹਮੇਸ਼ਾ ਹੀ ਸਾਡੇ ਨਾਲ ਹਨ, ਬੈਰਾਗ ਸੁਭਾਵਿਕ ਹੀ ਹੈ। ਪਰ 
ਉਹ ਤਾਂ ਸਾਨੂੰ ਜੀਅ ਦਾਨ ਦੇ ਗਏ। ਹੁਣ ਅੱਗੇ ਜਿੰਨੇ ਕਰਮ 
ਹਨ, ਹੁਕਮ ਹੈ, ਸਾਡੇ ਕੀ ਵਸ ਹੈ ? 
ਮੋਜਰ ਗੁਰਮੀਤ ਸਿੰਘ 
436 477 /5/. ਸ੬70/. (57) 
੮੦ 56 420 


%। 5320੫ 18£[। 5।੧੬। .। ੬00) 


ਇਲ 


ਦਾਸ 1981 ਵਿਚ ਸਿਕੰਦਰਾਬਾਦ ਵਿਚ ।/1੧੫॥ 
001੬0€ ੦ ੮8੦000੦5 & ੮੬੦0163| 1੦॥੧੪੪0 
ਵਿਖੇ ਨੌਕਰੀ ਕਰਦਾ ਸੀ। ਸਾਡੇ ਗੁਰਦੁਆਰਾ ਸਾਹਿਬ 


ਕਰਕੇ ਸੋਹਣੇ ਚਿੱਟੇ ਵਸਤਰਾਂ ਵਿਚ ਬਿਰਾਜਮਾਨ ਸੀ। ਇਸ 
ਉਤਮ ਰੂਹਾਨੀ ਵਾਤਾਵਰਣ ਨੇ ਬੜੀ ਖਿੱਚ ਪਾਈ, ਮੈਂ ਸੈਗਤ 
ਵਿਚ ਬੈਠ ਗਿਆ। ਥੋੜ੍ਹੀ ਦੇਰ ਪਿਛੋ ਕੋਈ ਮਹਾਨ ਹਸਤੀ 
ਆਈ, ਸੋਹਣਾ ਉਚਾ ਕੱਦ, ਸਡੌਲ ਸਰੀਰ, ਦੁੱਧ ਚਿੱਟੇ 
ਵਸਤਰ, ਦਗਦਗ ਕਰਦਾ ਚਿਹਰਾ, ਨਾਲ ਹੀ ਉਨ੍ਹਾਂ ਦੀ ਧਰਮ 
ਪਤਨੀ, ਬੜੀ ਪ੍ਰਭਾਵਸ਼ਾਲੀ ਸ਼ਖਸੀਅਤ, ਮਨ ਪਹਿਲੀ ਤੱਕਣੀ 
ਤੇ ਹੀ ਮੋਹਿਆ ਗਿਆ। ਆਪ ਜੀ ਪਿਆਰ ਨਾਲ ਮੱਥਾ ਟੇਕ 
ਕੇ ਸੈਗਤ ਵਿਚ ਬਿਰਾਜਮਾਨ ਹੋ ਗਏ। ਸਮਾਪਤੀ ਤੇ ਪਤਾ 
ਲੱਗਿਆ ਕਿ ਆਪ ਜੀ ਸੈਤ ਬਾਬਾ ਵਰਿਆਮ ਸਿੰਘ ਜੀ ਹਨ 
ਅਤੇ ਨਾਲ ਸਤਿਕਾਰਤ ਬੀਜੀ ਹਨ। ਸਮਾਪਤੀ ਤੇ ਜਦੋਂ ਸਭ 
ਨੇ ਬਾਬਾ ਜੀ ਦੀਆਂ ਅਸੀਸਾਂ ਲਈਆਂ, ਦਾਸ ਨੂੰ ਵੀ ਹੌਂਸਲਾ 
ਹੋਇਆ, ਮਸਤਕ ਝੁਕਾਇਆ, ਅਸੀਸ ਲਈ, ਦਿਲ ਪਸੀਜ 
ਗਿਆ ਅਤੇ ਇੰਜ ਲੱਗਿਆ ਜਿਵੇਂ ਕੋਈ ਬਹੁਤ ਵੱਡੀ ਵਸਤੂ 
ਪ੍ਰਾਪਤ ਹੋ ਗਈ ਹੈ। ਘਰ ਪਰਤਿਆ ਤੇ ਇਜ ਲੱਗਿਆ ਜਿਵੇਂ 
ਸਵਰਗ ਦਾ ਦ੍ਰਿਸ਼ ਵੇਖ ਕੇ ਆਇਆ ਹਾਂ। 

ਉਸ ਤੋਂ ਬਾਅਦ ਹਰ ਸ਼ਨਿੱਚਰ ਅਤੇ ਐਤਵਾਰ ਕਿਸੇ 
ਐਦਰਲੀ ਖਿੱਚ ਵਿਚ ਬੱਝਾ ਬਾਬਾ ਜੀ ਦੇ ਦੀਵਾਨਾਂ ਵਿਚ 


ਬੜਾ ਚਿੱਤ ਕਰਦਾ ਹੈ। ਬਾਬਾ ਜੀ ਦੇ ਬਚਨ ਕਰਨ ਤੋ 


੧3।10181151631)60£11131.੮0।੧) 


ਹੋ ਰਿਹਾ ਸੀ। ਬਾਬਾ ਜੀ ਨੇ ਮੈਨੂੰ ਸ਼ਬਦ ਬਖਸ਼ਿਆ- 
ਥਿਰ ਘਰਿ ਬੈਸਹੁ ਹਰਿ ਜਨ ।ਪਿਆਰੇ 
ਸ਼ਤਿਗੁਰਿ ਤੁਮਰੇ ਕਾਜ ਸਵਾਰੇ 4 
ਜਿ ਗਿ ਪੰਨਾ - 207 
ਤੇ ਮੇਰੀ ਮਸਤੀ ਹੌਲੀ ਹੌਲੀ ਉਤਰ ਗਈ, ਮੈਂ ਸਾਂਤ ਹੋ 
ਗਿਆ। ਪਿਆਰ ਦਾ ਐਸਾ ਬਾਣ ਲੱਗਿਆ ਕਿ ਹਰ ਐਤਵਾਰ 
ਬਾਬਾ ਜੀ ਦੀ ਕੋਠੀ 781, ਫੇਸ 3 ਬੀ 1 ਵਿਖੇ ਬਾਬਾ ਜੀ 
ਦੇ ਦੀਵਾਨਾਂ ਵਿਚ, ਮੈਂ ਸਾਰਾ ਸਮਾਂ ਝੁਮਦਾ ਰਹਿੰਦਾ ਸੀ। ਮੇਰੇ 
ਨਾਲ ਵਾਲੀ ਸੰਗਤ ਮੇਰੇ ਵਲ ਹੀ ਵੇਖਦੀ ਰਹਿੰਦੀ ਸੀ ਕਿ 
ਇਹ ਮਸਤੀ ਨਾਲ ਕਿਵੇਂ ਝੂੰਮਦਾ ਹੈ। 

1987 ਤੋਂ ਮਹਾਰਾਜ ਨੇ ਅਜਿਹੀ ਕ੍ਰਿਪਾ ਕੀਤੀ ਕਿ ਮੈਂ 
ਫਰੀਦਕੋਟ ਰਹਿੰਦੇ ਹੋਏ ਨੌਕਰੀ ਦੇ ਨਾਲ ਨਾਲ ਸ਼ਾਮ ਨੂੰ ਸੈਗਤਾਂ 
ਦੇ ਘਰ ਜਾ ਕੇ ਕਥਾ ਕਰਨ ਲਗ ਪਿਆ। ਅੱਜਕਲ੍ਹ ਹਰ 
ਬੁੱਧਵਾਰ ਸਤਿਸੈਗ ਹੁੰਦਾ ਹੈ। ਆਪ ਜੀ ਦੀ ਕ੍ਰਿਪਾ ਦੁਆਰਾ 
ਹੀ ਸੈਗਤਾਂ ਵਿਚ ਵੀਡੀਓ ਕੈਸਟਾਂ ਜੀਪ ਰਾਹੀਂ ਪਿੰਡਾਂ ਵਿਚ 
ਟੀ.ਵੀ ਰਾਹੀਂ ਵਿਖਾਉਂਦਾ ਰਹਿੰਦਾ ਹਾਂ। 


ਬਾਬਾ ਜੀ ਦੀ ਅਪਾਰ ਕ੍ਰਿਪਾ ਰਾਹੀਂ ਭਾਈ ਲਖਬੀਰ 
ਸਿੰਘ ਜੀ ਦੇ ਦੀਵਾਨ ਸਾਲ ਵਿਚ ਦੋ ਵਾਰੀ ਮਈ ਤੇ ਸਤੰਬਰ 
ਦੇ ਮਹੀਨੇ ਵਿਚ ਲਗਦੇ ਰਹਿੰਦੇ ਹਨ। 1991 ਤੇ 1993 ਤੇ 
ਹੁਣ ਅਪ੍ਰੈਲ 2001 ਵਿਚ ਆਪ ਨੇ ਫਰੀਦਕੋਟ ਦੀਆਂ ਸੈਗਤਾਂ 
ਨੂੰ ਦਰਸ਼ਨ ਦਿਤੇ। ਆਪ ਜੀ ਦੀ ਕ੍ਰਿਪਾ ਦੁਆਰਾ ਹੀ 
ਫਰੀਦਕੋਟ ਟੀਚਰ ਕਲੋਨੀ ਵਿਚ ਗੁਰਦੁਆਰਾ ਈਸ਼ਰ ਪ੍ਰਕਾਸ਼ ਤੇ 
ਰਹੇ ਹਨ। ਅੱਜਕਲ੍ਹ ਡੇਰਾ 2 ਏਕੜ ਜ਼ਮੀਨ ਵਿਚ ਆਪ ਦੀ 
ਕ੍ਰਿਪਾ ਨਾਲ ਚਲ ਰਿਹਾ ਹੈ। 

ਮੈਂ 1995 ਵਿਚ ਨਮੂਨੀਆ ਹੋਣ ਕਾਰਨ ਅਜਿਹਾ ਬਿਮਾਰ 
ਹੋਇਆ ਕਿ ਡਾਕਟਰਾਂ ਨੇ ਮਰਿਆ ਹੋਇਆ ਘੋਸ਼ਿਤ ਕਰ ਦਿਤਾ 
ਮਗਰ ਬਾਬਾ ਜੀ ਦੀ ਅਪਾਰ ਕ੍ਰਿਪਾ ਨਾਲ ਹੀ ਬਚ ਸਕਿਆ ਹਾਂ। 

1997 ਵਿਚ ਫੇਰ ਅਜਿਹੀ ਸਾਹ ਦੀ ਬੀਮਾਰੀ ਹੋਈ ਕਿ 
ਡਾਕਟਰ ਭਾਟੀਆ ਨੇ ਇਹ ਕਹਿ ਦਿਤਾ ਕਿ ਸੇਵਾ ਸਿੰਘ ਮਰ 
ਗਿਆ ਹੈ। ਪਰੈਤੂ ਮਹਾਂਪੁਰਸ਼ਾਂ ਦੀ ਕ੍ਰਿਪਾ ਦੁਆਰਾ ਫੇਰ ਜੀਵਨ 
ਮਿਲ ਗਿਆ। ਪਹਿਲਾਂ ਵੀ ਤੇ ਹੁਣ ਵੀ ਮੈਂ ਤਨ ਮਨ ਧਨ 
ਨਾਲ ਆਪਣਾ ਜੀਵਨ ਬਾਬਾ ਜੀ ਨੂੰ ਸੈਂਪਿਆ ਹੋਇਆ ਹੈ 
ਕਿਉਂਕਿ ਉਨ੍ਹਾਂ ਨੇ ਹੀ ਜੀਵਨ ਦਾਨ ਦਿਤਾ ਸੀ। 

ਬਾਬਾ ਜੀ ਦੀ ਅਪਾਰ ਕ੍ਰਿਪਾ ਦੁਆਰਾ ਹੀ 1990 ਵਿਚ 
ਗੁਰਦੁਆਰੇ ਦਾ ਨੀਂਹ ਪੱਥਰ ਰੱਖਿਆ ਗਿਆ। ਅੱਜਕਲੂ 
ਗੁਰਦੁਆਰੇ ਦੀ ਬਿਲਡਿੰਗ ਵਿਚ 20 ਕਮਰੇ ਹਨ ਜਿਨ੍ਹਾਂ ਵਿਚ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਸੈਤ ਈਸ਼ਰ ਸਿੰਘ ਪਬਲਿਕ ਸਕੂਲ ਚਲ ਰਿਹਾ ਹੈ ਜਿਸ ਦਾ 
ਉਦਘਾਟਨ ਮਹਾਂਪੁਰਸ਼ਾਂ ਨੇ 6.4.2001 ਨੂੰ ਆਪਣੇ ਹਸਤ 


ਸਾਲ 1998-99 ਦੀ ਗੱਲ ਹੈ ਕਿ ਮੈਨੂੰ ਆਪਣੇ ਸ਼ਹਿਰ 
ਦੇ ਕਿਸੇ ਬੈਂਕ ਵਿਚ ਜਾਣਾ ਪਿਆ ਅਤੇ ਬੈਂਕ ਦੇ ਕਾਉਂਟਰ 
ਤੇ ਪਿਆ ਮੈਗਜ਼ੀਨ “ਆਤਮ ਮਾਰਗ? ਮੇਰੇ ਹੱਥ ਲਗ ਗਿਆ 
ਜਿਸ ਦੀ ਸਮੱਗਰੀ ਨੇ ਐਸੀ ਖਿੱਚ ਪਾਈ ਕਿ ਸਵੇਰ ਦੇ 10 


ਚੁਕੀਆਂ ਹਨ। ਇਸ ਤੋਂ ਪਹਿਲਾਂ ਘਰ ਦਾ ਸ਼ਿਗਾਰ ਸਿਰਫ ਤੇ 
ਸਿਰਫ ਸ਼ਰਾਬ ਦੀਆਂ ਬੋਤਲਾਂ ਹੀ ਹੁੰਦੀਆਂ ਸਨ। ਮੈਨੂੰ ਇਸ 
ਤੋਂ` ਪਹਿਲਾਂ ਕੋਈ ਵੀ ਆਸ ਨਹੀਂ ਸੀ ਕਿ ਮੈਂ ਵੀ ਇਸ 
ਅੰਧਕਾਰ ਵਿਚੋਂ ਨਿਕਲ ਸਕਾਂਗਾ ਜਦੋਂ ਕਿ ਮੈਂ ਸ਼ਰਾਬ ਦਾ 20 
ਸਾਲ ਲਗਾਤਾਰ ਸੇਵਨ ਆਪਣੀ ਸਰਕਾਰੀ ਸਰਵਿਸ ਦੌਰਾਨ 
ਕੀਤਾ ਹੈ। ਐਡਾ ਵੱਡਾ ਰੋਗ ਕਿਵੇਂ ਇਕ ਦਮ ਹੀ ਦੂਰ ਹੋ 
ਸਕਦਾ ਹੈ ? ਇਹ ਤਾਂ ਸਿਰਫ ਤੇ ਸਿਰਫ ਬਾਬਾ ਜੀ ਦੀਆਂ 
ਪੁਸਤਕਾਂ ਅਤੇ ਪਿਆਰੇ ਮੈਗਜ਼ੀਨ ਦੀ ਬਦੌਲਤ ਸੈਭਵ ਹੋ 
ਸਕਿਆ ਹੈ। ਸੋ ਦਾਸ ਨੇ ਉਸ ਦਿਨ ਤੋਂ ਬਾਅਦ ਪਿਛੇ ਮੁੜ 
ਕੇ ਨਹੀਂ ਵੇਖਿਆ ਅਤੇ ਜੀਵਨ ਵਿਚ ਇਕ ਨਵੀਂ ਕਿਰਨ ਇਕ 
ਨਵਾਂ ਸੂਰਜ ਪ੍ਰਕਾਸ਼ਮਾਨ ਹੋਇਆ ਜਿਸ ਨੇ ਮੇਰੀ ਜ਼ਿੰਦਗੀ ਨੂੰ 
ਪਲਟ ਕੇ ਰੱਖ ਦਿਤਾ। ਇਸ ਤੋਂ ਪਹਿਲਾਂ ਮੈਨੂੰ ਕਿਸੇ ਵੀ 
ਲਿਖਤ/ਮੈਗਜ਼ੀਨ ਨੇ ਇਤਨਾ ਪ੍ਰਭਾਵਿਤ ਨਹੀਂ ਕੀਤਾ ਜਿਤਨਾ 
ਕਿ ਰਤਵਾੜਾ ਸਾਹਿਬ ਦੇ ਮਹਾਂਪੁਰਖਾਂ ਦੀਆਂ ਪਰਮਾਰਥ ਦੀਆਂ 
ਪੁਸਤਕਾਂ ਨੇ ਕੀਤਾ ਹੈ। ਮੈਗਜ਼ੀਨ ਅਤੇ ਬਾਬਾ ਜੀ ਦੀਆਂ 
ਪੁਸਤਕਾਂ ਪੜ੍ਹਨ ਉਪਰਤ ਦਿਲ ਵਿਚ ਕਈ ਵਾਰ ਅਰਮਾਨ 
ਉਠਣੇ ਕਿ ਕਿਵੇਂ ਨਾ ਕਿਵੇਂ ਬਾਬਾ ਜੀ ਦੀ ਸੈਗਤ ਕੀਤੀ 
ਜਾਵੇ। ਸੈਜੋਗ ਨਾਲ ਪਿੰਡ ਧਮੋਟ ਵਿਚ ਮਿਤੀ 14 ਜਨਵਰੀ 
ਤੋਂ 21 ਜਨਵਰੀ 2001 ਤੱਕ ਬਾਬਾ ਜੀ ਦੇ ਦੀਵਾਨਾਂ ਦੀ 
ਸੂਚਨਾ ਪ੍ਰਾਪਤ ਹੋਈ। 21 ਜਨਵਰੀ 2001 ਦਾ ਦੀਵਾਨ 
ਪਰਿਵਾਰ ਸਮੇਤ ਸਰਵਣ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ 
ਹੋਇਆ ਅਤੇ ਐਸਾ ਅਨੰਦ ਪ੍ਰਾਪਤ ਹੋਇਆ ਕਿ ਜਿਸਨੂੰ 
ਸ਼ਬਦਾਂ ਦਾ ਰੁਪ ਨਹੀਂ ਦਿਤਾ ਜਾ ਸਕਦਾ। ਦੀਵਾਨ ਸੁਣਨ 
ਤੋਂ ਬਾਅਦ ਵੀ ਬਾਬਾ ਜੀ ਦੀ ਸੈਗਤ ਕਰਨ ਦੀ ਇੱਛਾ ਫਿਰ 


੧3।10181151631)62£11131.੮0।੧) 


ਵੀ ਬਣੀ ਰਹੀ ਪਰੰਤੂ ਮੈਂ ਇਸ ਵਿਚ ਕਾਮਯਾਬ ਨਹੀਂ ਹੋ 
ਸਕਿਆ ਅਤੇ 31-10-2001 ਨੂੰ ਬਾਬਾ ਜੀ ਦੇ ਇਸ ਫਾਨੀ 
ਸੈਸਾਰ ਨੂੰ ਛੱਡ ਕੇ ਚਲੇ ਜਾਣ ਦੀ ਮਨਹੁਸ ਖਬਰ ਮਿਲੀ ਅਤੇ 
ਬਾਬਾ ਜੀ ਨੂੰ ਮਿਲਣ ਦੇ ਸੁਪਨੇ ਦਿਲ ਵਿਚ ਧਰੇ ਧਰਾਏ ਰਹਿ 
ਗਏ। ਭਾਵੇਂ ਬਾਬਾ ਜੀ ਦੀਆਂ ਪੁਸਤਕਾਂ ਵਿਚ ਪੜ੍ਹਨ ਨੂੰ 
ਮਿਲਦਾ ਹੈ ਕਿ ਮਹਾਂਪੁਰਸ਼ ਕਿਤੇ ਨਹੀਂ ਜਾਂਦੇ, ਉਹ ਆਪਣੇ 
ਸੇਵਕਾਂ ਵਿਚ ਉਵੇਂ ਹੀ ਵਿਚਰਦੇ ਰਹਿੰਦੇ ਹਨ ਪਰ ਦਿਲ ਨੂੰ 
ਧਰਵਾਸ ਕਿਵੇਂ ਦਿਤਾ ਜਾਵੇ ? ਕਾਸ਼! ਬਾਬਾ ਜੀ ਦੇ ਪ੍ਰਮਾਰਥੀ 
ਬਚਨ 10 ਸਾਲ ਪਹਿਲਾਂ ਪੜ੍ਹਨ ਨੂੰ ਮਿਲ ਜਾਂਦੇ ਤਾਂ ਜੀਵਨ 
ਹੀ ਕੁਛ ਹੋਰ ਹੁੰਦਾ। 

ਇਹ ਮਹਾਂਪੁਰਸ਼ਾਂ ਦੀ ਕ੍ਰਿਪਾ ਸਦਕਾ ਹੀ ਸੈਭਵ ਹੋਇਆ 
ਹੈ ਕਿ ਦਾਸ ਨੂੰ ਲੱਗਾ ਸ਼ਰਾਬ ਦਾ 20 ਸਾਲ ਦਾ ਕੋਹੜ ਵੀ 
ਦੂਰ ਹੋ ਚੁੱਕਾ ਹੈ ਅਤੇ ਮਾਰਚ 1999 ਵਿਚ ਮਹਾਂਪੁਰਸ਼ਾਂ ਦੀ 


ਮੇਰੇ ਜੀਵਨ ਵਿਚ ਇਕ ਅਜੀਬ ਘਟਨਾ ਵਾਪਰੀ ਹੈ। 
ਜਦੋਂ ਮੈਂ ਸੈਤ ਜੀ ਮਹਾਰਾਜ ਨਾਲ ਮਿਲਾਪ ਬਾਰੇ ਸੋਚਦਾ ਹਾਂ 
ਤਾਂ ਅੱਜ ਵੀ ਮੈਂ ਬਹੁਤ ਹੈਰਾਨ ਹੋ ਜਾਂਦਾ ਹਾਂ ਅਤੇ ਇਹ ਸੌ 
ਫੀ ਸਦੀ ਮੰਨਣਾ ਪੈਂਦਾ ਹੈ ਕਿ ਸਾਧੂ ਸੈਤ ਜਾਂ ਤੱਤ ਬੇਤਿਆਂ 
ਦਾ ਮਿਲਾਪ ਧੁਰੋਂ ਹੀ ਲਿਖਿਆ ਹੁੰਦਾ ਹੈ, ਜੀਵ ਦੇ ਆਪਣੇ 
ਕਰਨ ਨਾਲ ਕੁਛ ਨਹੀਂ ਹੁੰਦਾ। ਮੇਰੇ ਨਾਲ ਇਸ ਤਰ੍ਹਾਂ ਹੀ 
ਹੋਇਆ। 

ਮੈਂ 1989 ਅਕਤੂਬਰ ਵਿਚ ਸੀਨੀਅਰ ਸੈਚਾਰ ਅਫਸਰ 
ਵਜੋਂ ਰੀਟਾਇਰ ਹੋਇਆ ਤੇ ਸੋਚਿਆ ਕਿ ਅਮਰੀਕਾ ਦਾ ਚੱਕਰ 
ਲਾਇਆ ਜਾਵੇ ਅਤੇ ਜੂਨ 1991 ਵਿਚ ਮੈਂ` ਕੈਲੇਫੋਰਨੀਆਂ 
ਪਹੁੰਚ ਗਿਆ। ਇਕ ਦਿਨ ਇਕ ਸਨਬੋਧੀ ਦੇ ਘਰ ਵਿਚ ਇਕ 
ਕੋਈ ਪੁਰਾਣੀ ਵੀਡੀਓ ਫਿਲਮ ਸੈਤ ਮਹਾਰਾਜ ਬਾਬਾ ਈਸ਼ਰ 
ਸਿੰਘ ਜੀ ਰਾੜੇ ਸਾਹਿਬ ਵਾਲਿਆਂ ਦੀ ਵੇਖਣ ਦਾ ਸੁਭਾਗ 
ਪਾਪਤ ਹੋਇਆ। ਜਦ ਧਾਰਨਾ ਸੁਣੀਆਂ ਤਾਂ ਮਨ ਬਹੁਤ 
ਵੈਰਾਗ ਵਿਚ ਚਲਾ ਗਿਆ ਕਿਉਂਕਿ ਮਹਾਂਪੁਰਖਾਂ ਦਾ ਮੈਂ 
ਪਹਿਲਾਂ ਵੀ ਦਿੱਲੀ ਕੀਰਤਨ ਸੁਣ ਚਕਾ ਸਾਂ। ਮੈਂ 17 ਸਤੰਬਰ 
91 ਨੂੰ ਵਾਪਸ ਆ ਰਿਆ। ਮਈ 1995 ਵਿਚ ਮੈਂ ਆਪਣੇ 
ਲੜਕੇ ਪਾਸ ਬੈਬਈ ਗਿਆ। ਉਥੇ ਇੰਟਰਨੈਟ ਟੀ.ਵੀ. ਤੇ ਸੈਤ 
ਜੀ ਮਹਾਰਾਜ ਰਤਵਾੜਾ ਸਾਹਿਬ ਵਾਲਿਆਂ ਦਾ ਪ੍ਰੋਗਰਾਮ ਆ 
ਰਿਹਾ ਸੀ। ਜਦ ਕੀਰਤਨ ਸੁਣਿਆ ਤਾਂ ਉਹੀ ਧਾਰਨਾ, ਉਹੀ 
ਚਿਹਰਾ, ਉਹੀ ਬੋਲ ਸੁਣ ਕੇ ਹੈਰਾਨ ਹੋ ਗਿਆ। ਇਹ ਕੀਰਤਨ 
ਓਨ੍ਹੀਂ ਦਿਨੀ ਮਹਾਂਪੁਰਸ਼ਾਂ ਨੇ ਬਬਈ ਕੀਤਾ ਸੀ। ਕੀਰਤਨ ਦੇ 
ਬਾਅਦ ਆਤਮ ਮਾਰਗ ਮੈਗਜ਼ੀਨ ਬਾਰੇ ਵੀ ਦੱਸਿਆ ਗਿਆ। 


%। 53੧0੫ 18£[। 5।੧੬। .। ੬00) 


ਲਤ 


ਮੈਂ ਉਸੇ ਵੇਲੇ ਅੰਧੇਰੀ ਗੁਰਦੁਆਰਾ ਸਾਹਿਬ ਤੋਂ ਇਕ ਕਾਪੀ 
ਲੈ ਆਇਆ। ਇਹ ਪੜ੍ਹ ਕੇ ਬੜੀ ਖੁਸ਼ੀ ਹੋਈ ਕਿ ਸੈਤ ਜੀ 
ਮਹਾਰਾਜ ਮੋਹਾਲੀ ਵਿਚ ਹੀ ਬਿਰਾਜਮਾਨ ਹਨ ਜਿਥੇ 10 ਫੇਜ਼ 
ਵਿਚ ਮੈਂ ਵੀ ਮਕਾਨ ਬਣਾ ਚੁੱਕਾ ਸਾਂ। 

ਮੈਗਜ਼ੀਨ ਪੜ੍ਹ ਕੇ ਮੈਂ ਦੋ ਚਾਰ ਦਿਨਾਂ ਤਾਈਂ ਮੋਹਾਲੀ 
ਆ ਗਿਆ ਅਤੇ ਮਹਾਂਪੁਰਖਾਂ ਦੇ ਦਰਸ਼ਨਾਂ ਲਈ ਉਨ੍ਹਾਂ ਦੀ 
ਕੋਠੀ ਪਹੁੰਚਿਆ। ਦਰਸ਼ਨ ਕਰਦਿਆਂ ਹੀ ਮਨ ਖਿਚਿਆ 
ਗਿਆ। ਮਹਾਂਪੁਰਖਾਂ ਨੇ ਬਹੁਤ ਪਿਆਰ ਦਿਤਾ। ਅਗਲੇ ਹਫਤੇ 
ਦੀਵਾਨ ਲਈ ਜਾਣ ਵਾਸਤੇ ਤਿਆਰ ਸਨ। ਮਹਾਂਪੁਰਖਾਂ ਨੇ 
ਮੈਨੂੰ ਨਾਲ ਜਾਣ ਲਈ ਬਚਨ ਕੀਤੇ ਜੋ ਮੈਂ ਉਨ੍ਹਾਂ ਦੀ ਕ੍ਰਿਪਾ 
ਨਾਲ ਮੰਨ ਕੇ ਉਨ੍ਹਾਂ ਦੇ ਨਾਲ ਬੈਠ ਗਿਆ ਅਤੇ ਰਸਤੇ ਵਿਚ 
ਕਾਫੀ ਬਚਨ ਹੋਏ, ਬੜੀ ਮਿਹਰ ਹੋਈ ਅਤੇ ਕੀਰਤਨ ਦੇ ਪਿਛੋਂ 
ਵੀ ਮਹਾਂਪੁਰਖ ਮੈਨੂੰ ਨਾਲ ਲੈ ਕੇ ਵਾਪਸ ਆਏ। ਮਹਾਂਪੁਰਸ਼ਾਂ 
ਦੀ ਇਸ ਸੈਗਤ ਨੇ ਮੇਰਾ ਮਨ ਤਨ ਸੁਰੀਧਿਤ ਕਰ ਦਿਤਾ। 

ਮੈਂ ਮਹਾਂਪੁਰਖਾਂ ਦਾ ਹੀ ਹੋ ਗਿਆ ਅਤੇ ਮਹਾਂਪੁਰਖ ਜਿਵੇਂ 
ਮੇਰੇ ਹੀ ਹੋ ਗਏ ਸਨ। ਸਮੇਂ ਸਮੇਂ ਮਹਾਂਪੁਰਖਾਂ ਦੀਆਂ ਬੇਅੰਤ 
ਬਖਸ਼ਿਸ਼ਾਂ ਹੋਈਆਂ। ਨਾ ਮਾਇਆ ਦੀ ਭੁੱਖ ਸੀ, ਨਾ ਕੋਈ ਹੋਰ, 
ਕੇਵਲ ਇਹੋ ਹੀ ਸੀ ਕਿ ਕੋਈ ਸਹੀ ਰਾਹ ਦਿਖਾ ਦੇਵੇ ਜਿਸ 
ਤੇ ਚਲਦਿਆਂ ਇਸ ਦੁਖਾਂ ਭਰੇ ਸੈਸਾਰ ਤੋਂ ਪਾਰ ਉਤਾਰਾ ਹੋ 
ਜਾਏ। ਇਹੀ ਕਾਰਨ ਹੈ ਕਿ ਮੈਂ ਤੇ ਮੇਰੀ ਧਰਮ ਪਤਨੀ ਜੋ 
ਕਾਫੀ ਬੀਮਾਰ ਰਹਿੰਦੀ ਹੈ, ਕੇਵਲ ਤੇ ਕੇਵਲ ਸੰਤਾਂ ਦੇ ਦੱਸੇ 


੮ ੨ 


ਹੋਏ ਮਾਰਗ ਤੇ ਚਲਦੇ ਹੋਏ ਚੜ੍ਹਦੀ ਕਲਾ ਵਿਚ ਰਹਿੰਦੇ ਹਾਂ। 


ਆਖਰੀ ਘਟਨਾ ਜਿਸ ਦਿਨ ਮਹਾਂਪੁਰਖਾਂ ਦਾ ਸਰੀਰ 
ਦਰਸ਼ਨਾਂ ਵਾਸਤੇ ਕੈਬਨ ਵਿਚ ਪਿਆ ਸੀ, ਮਨ ਵਿਚ ਆਈ 
ਕਿ ਮਹਾਂਪੁਰਸ਼ਾਂ ਨੂੰ ਨੇੜੇ ਹੋ ਕੇ ਮੱਥਾ ਟੇਕਾਂ। ਜਦ ਮੈਂ ਕੋਈ 
10 ਕੁ ਗਜ਼ ਕੈਬਨ ਤੋਂ ਦੂਰ ਸਾਂ ਤਾਂ ਇਕ ਨੌਜਵਾਨ ਨੇ ਰੋਕ 
ਦਿਤਾ, ਫਿਰ ਬੇਨਤੀ ਕੀਤੀ, ਫੇਰ ਮਨ੍ਹਾ ਕਰ ਦਿਤਾ। ਮਨ 
ਸੈਤਾਂ ਦੇ ਪਿਆਰ ਤੇ ਵੈਰਾਗ ਵਿਚ ਬਿਹਬਲ ਹੋ ਗਿਆ। ਜਿਵੇਂ 
ਮਹਾਂਪੁਰਸ਼ਾਂ ਨੇ ਆਪ ਕ੍ਰਿਪਾ ਕਰਕੇ ਭੇਜਿਆ ਹੋਵੇ, ਮੈਨੂੰ ਇਕ 
ਅਣਜਾਣ ਸੱਜਣ ਆ ਕੇ ਕਹਿਣ ਲੱਗਾ, “ਤਸੀਂ ਆਉ ਜੀ, 
ਦਰਸ਼ਨ ਕਰ ਲਓ।” ਮੈਂ ਹੈਰਾਨ ਹੋ ਗਿਆ, ਹੈਝੁ ਵਗਾਂਦਾ 
ਹੋਇਆ ਜਾ ਕੇ ਚਰਨਾਂ ਤੇ ਮੱਥਾ ਟੇਕ ਕੇ ਤ੍ਰਿਪਤ ਹੋ ਗਿਆ। 
ਮੈਨੂੰ ਯਕੀਨ ਹੋ ਗਿਆ ਹੈ ਕਿ ਮਹਾਂਪੁਰਖ ਇਥੇ ਹੀ ਹਨ ਅਤੇ 
ਕਿਤੇ ਨਹੀਂ ਗਏ । ਜੇ ਅਸੀਂ ਉਨ੍ਹਾਂ ਨੂੰ ਨਹੀਂ ਭੁਲਦੇ ਤਾਂ ਉਹ 


ਜਗਤਾਰ ।ਸੈਂਘ ਸੰਧੁ 
2044, ਫੋਜ਼` 10 
ਮੋਹਾਲੀ 


“ਆਤਮ ਮਾਰਗ”, ਮਈ, 2002 


੧3।101181151631)60£11131.੮0।੧) 


ਪਉੜੀ ਦਰ ਪਉੜੀ 


ਸ਼ਰਧਾ : ਸ੍ਰੀ ਮਾਨ ੧੦੮ ? 

ਸੈਤਾਂ ਭਗਤਾਂ ਨੇ ਪਹਿਲੇ ਜੁੱਗਾਂ ਤੋਂ ਲੈ ਕੇ ਅੱਜ ਤੱਕ 
ਪ੍ਰਮਾਤਮਾ ਦੇ ਅਨੇਕਾਂ ਹੀ ਕ੍ਰਿਤਰਮ ਨਾਮ ਰੱਖੇ ਹਨ। ਕਹਿੰਦੇ ਹਨ 
ਕਿ ਸੇਸ਼ਨਾਗ ਹਜ਼ਾਰ ਨਾਮ ਨਿੱਤ ਨਵੇਂ ਉਚਾਰਦਾ ਹੈ। ਭਗਤ 
ਜਨ ਆਪਣੀ ਕਲਪਣਾ ਦੁਆਰਾ ਅਨੇਕ ਵਿਸ਼ੇਸ਼ਣ ਯੁਕਤ ਨਾਮਾਂ 
ਦਾ ਉਚਾਰਣ ਕਰਦੇ ਹਨ ਜਿਵੇਂ ਦਿਆਲੂ, ਕ੍ਰਿਪਾਲੂ, ਭਗਤ 


ਵਤਸਲ, ਲਿਸਾਂ, ਦੀਨ ਬੰਧੂ, ਰਿ ਅਬਿਦ ਸਾਂਵਲੇ ਹੋਣ 
ਕਰਕੇ ਸਾਮ ਜੋ ਕਿਸ਼ਨ (ਲਿੱਸਾ ) ਲਾ ਹੋਵੇ - ਕਿਸ਼ਨ ਨਾਮਦੇਵ 
ਨੇ ਇਕ ਖਾਸ ਨਾਮ ਰੱਖਿਆ - ਬੀਠਲ। ਬੀਠ ਨਾਮ ਇੱਟ 
(0100) ਦਾ ਹੈ। ਪੰਡਰੀਕ ਭਗਤ ਨੂੰ ਵਿਸ਼ਨੂੰ ਨੇ ਦਰਸ਼ਨ ਦਿੱਤੇ 
ਤਾਂ ਬੈਠਣ ਵਾਸਤੇ ਇੱਟ (ਬੀਠ) ਪੇਸ਼ ਕੀਤੀ । ਉਨ੍ਹਾਂ ਨੇ ਇੱਟ ਲੈ 
ਲਈ ਤਾਂ ਤੇ ਬੀਠ ਲੈਣ ਵਾਲੇ ਦਾ ਨਾਮ ਹੋ ਗਿਆ ਬੀਠਲ। 
ਸਾਰਾ ਜਾਪੁ ਸਾਹਿਬ ਨਾਮਾਂ ਨਾਲ ਭਰਿਆ ਹੋਇਆ ਹੈ। ਇਸ 
ਵਿਸ਼ੇ ਨੂੰ ਲੈਮਾ ਨਹੀਂ ਕਰਨਾ। ਭਗਤ, ਸੈਤ ਆਪਣੇ ਪਿਆਰੇ ਪ੍ਰਭੂ 
ਨੂੰ ਸ਼ਰਧਾ ਵਿਚ ਭਰ ਕੇ ਅਨੇਕਾਂ ਅਨੇਕ ਵਿਸ਼ੇਸ਼ਣਾਂ ਨਾਲ, 
ਹਜ ਤਿਹ 
ਵਿ 
ਵਿਚ ਜੋ ਜੋ ਸ਼ਕਤੀ ਹੈ ਉਹ ਉਸ ਪ੍ਰਮਾਤਮਾ ਦਾ ਹੀ ਨੂਰ ਹੈ 
ਜਿਵੇਂ ਚੰਦਰਮਾ ਵਿਚ ਆਪਣੀ ਰੌਸ਼ਨੀ ਨਹੀਂ ਹੈ, ਉਹ ਸੂਰਜ 
ਦਾ ਪ੍ਰਕਾਸ਼ ਲੈ ਕੇ ਚਮਕਦਾ ਹੈ, ਉਹ ਸ੍ਰੈ ਪ੍ਰਕਾਸ਼ੀ ਨਹੀਂ ਹੈ। 
ਤਿਵੇਂ ਦੇਵਤੇ ਪ੍ਰਮਾਤਮਾ ਦਾ ਪ੍ਰਕਾਸ਼ ਲੈ ਕੇ ਹੀ ਪ੍ਰਕਾਸ਼ਿਤ ਹਨ, 
ਸੈ ਸ਼ਕਤੀਮਾਨ ਨਹੀਂ ਹਨ। ਸਨਾਤਨ ਧਰਮੀ ਪੰਚ ਦੇਵਤਾ ਨੂੰ 
ਪ੍ਰਮੇਸ਼ਰ ਮੰਨਦੇ ਹਨ । 

ਗਣਪਤਿ, ਿਰਪਤਿ, ਗੰਪਤਿ, ਗਿਰਜਾ ਗੌਰ ਦਿਨੇਸ਼ / 

ਈਸ਼ ਪਾਂਚ ਮਮ ਦਾਸ ਕੇ, ਹਰੌਸੋਂ ਪੰਚ ਕਲੰਸ਼/ 

ਗਣਪਤਿ (ਗਣੇਸ਼), ਗਿਰਪਤਿ (ਕੈਲਾਸ਼ਪਤਾੀ ਸ਼ਿਵ) 

ਗੌਪਤੀ (ਵਿਸ਼ਨੂੰ), ਗਿਰਜਾ ਗੌਰ (ਪਾਰਬਤੀ - ਪਰਬਤ 
ਦੀ ਧੀ) ਦਿਨੇਸ਼ (ਸੂਰਜ) 


ਜਿੱਥੇ ਕਿਸੇ ਦੀ ਸ਼ਰਧਾ ਹੈ ਉਹ ਉਸਨੂੰ ਹੀ ਈਸ਼ਵਰ 
ਮੰਨਦਾ ਹੈ, ਉਸ ਨੂੰ ਹੀ ਸਰਵ ਸ੍ਰੇਸ਼ਟ ਮੰਨਦਾ ਹੈ। ਭਾਰਤ ਵਿਚ 
ਸਭ ਤੋਂ ਵੱਧ ਪੂਜਾ ਸ਼ਿਵ ਜੀ ਦੀ ਹੈ, ਹਰ ਜਗ੍ਹਾ ਇਨ੍ਹਾਂ ਦੇ 
ਮੰਦਰ ਵੱਧ ਹਨ। ਇਸ ਤੋਂ ਘੱਟ, ਬਹੁਤ ਥੋੜ੍ਹੇ ਮੰਦਰ ਵਿਸ਼ਨੂੰ 
ਦੇ ਹਨ। 

ਬ੍ਰਹਮਾ ਜੀ ਦੇ ਇਕ ਦੋ ਹੀ ਮੰਦਰ ਹਨ, ਜਿਵੇਂ ਪੁਸ਼ਕਰ 
ਰਾਜ ਤੇ ਨੌੰਗਲ। ਸ਼ਿਵ ਸੈਘਾਰ ਦਾ ਦੇਵਤਾ ਹੈ, ਮਿ੍‌ਤੂ ਦਾ 
ਮਾਲਕ ਹੈ। ਮੌਤ ਤੋਂ ਸਭ ਡਰਦੇ ਹਨ। ਇਸ ਲਈ ਇਸ ਦੇ 
ਮੰਦਰ ਵੱਧ ਹਨ। ਵਿਸ਼ਨੂੰ ਪਾਲਣਹਾਰ ਹੈ, ਪਾਲਣਹਾਰ ਦੀ 
ਪ੍ਰਵਾਹ ਤੇ ਕਦਰ ਬਹੁਤ ਘੱਟ ਹੁੰਦੀ ਹੈ, ਇਸ ਲਈ ਥੋੜ੍ਹੇ ਮੰਦਰ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬003) 


ਸੰਤ ਕਲਿਆਣ ਦਾਸ ਸਿੰਘ ਜੀ 


ਹਨ । 


ਬ੍ਰਹਮਾ ਉਤਪਤੀ ਕਰਦਾ ਹੈ, ਜਨਮ ਦਾਤੇ ਦੀ ਪ੍ਰਵਾਹ 
ਥੋੜ੍ਹੇ ਕਰਦੇ ਹਨ। ਇਸ ਲਈ ਬਹੁਤ ਘੱਟ ਮੰਦਰ ਹਨ। 


ਸ਼ਿਵ ਪੁਰਾਣ ਵਿਚ ਕਰਤਾ, ਹਰਤਾ, ਪਾਲਣਹਾਰ ਸ਼ਿਵ 
ਨੂੰ ਹੀ ਦਰਸਾਇਆ ਹੈ। ਵਿਸ਼ਨੂੰ ਪੁਰਾਣ ਵਿਚ ਵਿਸ਼ਨੂੰ ਹੀ 
ਕਰਤਾ ਹਰਤਾ ਤੇ ਸਭ ਕੁਝ ਹੈ ਜਦ ਕਿ ਪੁਰਾਣਾਂ ਦਾ ਰਚਨਹਾਰ 
ਇਕੋ ਵਿਆਸ ਮੁਨੀ ਹੈ। ਦੇਵੀ ਦੇਵਤਾ ਪ੍ਰਮਾਤਮਾ ਨਹੀਂ, ਲੇਕਿਨ 
ਪਾਰਬ੍ਰਹਮ ਦੀ ਜੋਤ ਤੋਂ ਵਖਰੇ ਵੀ ਨਹੀਂ, ਦੇਵਤਾ ਮਨੁੱਖ ਪਸ਼ੂ 
ਪੰਛੀ ਸਾਰਿਆਂ ਵਿਚ ਉਸੇ ਦਾ ਪ੍ਰਕਾਸ਼ ਹੈ - 

“ਆਦਮ ਕੋ ਖੁਦਾ ਮਤ ਕਹੋ, ਆਦਮ ਖੁਦਾ ਨਗੀੰੱ/” 

ਲੰਕਿਨ ਖੁਦਾ ਕੇ ਨੂਰ ਸੇ. ਆਦਮ ਗੀ ਜੁਦਾ ਨਗੀ/ 


ਸਭ ਮਹਿ ਜੋਤਿ ਜੋਤਿ ਹੈ ਸੋਇ॥ ਪੰਨਾ - 33 
ਗੁਰੂ ਦੀ ਜ਼ਮਾਨਤ ਬਿਨਾਂ, ਜੋਤ ਪ੍ਰਗਟ ਨਹੀਂ ਹੁੰਦੀ। 
ਭਾਵੇਂ ਕੋਲਾ ਅਗਨੀ 'ਚੋਂ ਨਿਕਲਦਾ ਹੈ, ਬਾਹਰ ਆ ਕੇ ਕਾਲਾ 
ਤੇ ਨਿਸਤੇਜ, ਸ਼ਕਤੀਹੀਣ ਹੋ ਜਾਂਦਾ ਹੈ, ਅਗਨੀ ਨਹੀਂ ਰਹਿੰਦਾ। 
ਜੇ ਫਿਰ ਅਗਨੀ ਵਿਚ ਡਿੱਗ ਪਵੇ, ਮਿਲ ਜਾਵੇ, ਤਾਂ ਫੇਰ 
ਤੋਂ ਪੂਰਨ ਤੇਜ਼ ਯੁਕਤ, ਲਾਲ ਰੋਗ, ਸਕਤੀ ਸੈਪੰਨ ਅਗਨੀ 
ਰੂਪ ਹੋ ਜਾਂਦਾ ਹੈ। ਭਾਈ ਵੀਰ ਸਿੰਘ ਜੀ ਦਾ ਕਾਵਿ ਹੈ - 
ਸ਼ਾਥਣ ਲਾ ਲਾ ਧੋਤਾ ਕੋਲਾ // 
ਪਾਰਸ ਤੋ ਪਾਰਸ ਨਹੀਂ ਬਣਦਾ, ਮਹਾਂਪੁਰਸ਼ਾਂ ਦੀ ਛੋਹ 
ਨਾਲ ਮਹਾਂਪੁਰਸ਼ ਬਣ ਜਾਂਦਾ ਹੈ। 
ਸੰਤਨ ਸੰਗਿ ਕਛੀਰਾ ਥਿਗ/ਰਿਓ // 
ਸੌ ਕਬੀਰ ਰਾਮ ਹੋਇ ਨਿਬਰਿਓ॥ ਪੰਨਾ-1758 
ਜਿਨ੍ਹਾਂ ਮਹਾਂਪੁਰਸ਼ਾਂ ਤੋਂ ਕੋਈ ਵਰੋਸਾਇਆ ਹੋਵੇ , ਜਿਸਨੂੰ 
ਕਿਸੇ ਮਹਾਂਪੁਰਸ਼ਾਂ ਦੀ ਛੋਹ ਮਿਲ ਕੇ ਪਾਰਸਪਣ ਮਿਲਿਆ ਹੋਵੇ, 


ਉਹ ਆਪਣੇ ਗੁਰੂ ਮਹਾਂਪੁਰਸ਼ਾਂ ਨੂੰ ਪ੍ਰਮਾਤਮਾ ਤੋਂ ਘੱਟ ਨਹੀਂ 
ਜਾਣਦਾ। 
ਗੁਰ ਪਰਮੇਸਰ ਏਕੇ ਜਾਣ / ਪੰਨਾ - 864 


ਉਨ੍ਹਾਂ ਦੇ ਅੰਦਰ ਸ਼ਰਧਾ ਦਾ ਸਾਗਰ ਠਾਠਾਂ ਮਾਰਦਾ ਹੈ। 

ਉਹ ਸੈਤ, ਜਗਿਆਸੂ, ਉਹ ਸੇਵਕ ਆਪਣੇ ਮਹਾਂਪੁਰਸ਼ਾਂ 
ਨੂੰ ਅਨੇਕਾਂ ਵਿਸ਼ੇਸ਼ਣਾਂ ਨਾਲ ਚੇਤੇ ਕਰਦਾ ਹੈ - ਸਵਾਮੀ 
(ਮਾਲਕ), ਭਗਵਾਨ, ਬ੍ਰਹਮਗਿਆਨੀ। ਸੈਤ ਬਾਬਾ, ਸੀ ਮਾਨ 
108 ਇਤਿ ਆਦਿ। 

ਪਹਿਲਾਂ ਸ਼ਬਦਾਂ ਨਾਲ ਆਪਣੇ ਮਹਾਂਪੁਰਸ਼ਾਂ ਦੀ ਉਪਮਾ 
ਕੀਤੀ ਜਾਂਦੀ ਸੀ, ਸ਼ਰਧਾ ਤੇ ਸਤਿਕਾਰ ਪ੍ਰਗਟ ਕੀਤਾ ਜਾਂਦਾ 
ਸੀ। ਕੁਝ ਸਮੇਂ ਤੋਂ ਸ਼ਿਵ ਉਪਾਸ਼ਕ ਮਹਾਂਪੁਰਸ਼ਾਂ ਨੇ, ਆਪਣੇ 
ਪੂਜਨੀਕ ਮਹਾਂਪੁਰਸ਼ਾਂ ਨੂੰ ਅੰਕਾਂ ਦੇ ਰੂਪ ਵਿਚ ਸ਼ੈਕੇਤਕ ਸ਼ਰਧਾ 


੧3।10181151631)60£11131.੮0।੧) 


ਦਰਸਾਣੀ ਅਰੈਭ ਕਰ ਦਿਤੀ । 


ਜਿਵੇਂ ਪਹਿਲਾਂ ਦੱਸਿਆ ਹੈ ਕਿ ਈਸ਼ਵਰ ਦੇ ਅਨੇਕ 
ਵਿਸ਼ੇਸ਼ਣਕ ਨਾਮ ਸ਼ਰਧਾਲੂਆਂ ਭਗਤਾਂ ਨੇ ਕਲਪਣਾ ਕੀਤੇ ਹਨ 
ਅਤੇ ਸਾਧੂਆਂ ਨੇ ਆਪਣੇ ਮਹਾਂਪੁਰਸ਼ਾਂ ਦੇ ਸਤਿਕਾਰ ਵਿਚ 
ਸ਼ਬਦ ਵਰਤੇ ਹਨ, ਉਸੇ ਤਰ੍ਹਾਂ ਸਨਮਾਨ ਤੇ ਸ਼ਰਧਾ ਸੂਚਕ 
ਗਠਿਤ ਦੇ ਅੰਕਾਂ ਰਾਹੀ ਉਚੀ ਅਵਸਥਾ ਤੇ ਪਦਵੀ ਤੇ ਪਤੀ 
ਮਾਲਕ) ਦਰਸਾਇਆ ਹੈ, “ਸੀ ਮਾਨ 108" 
ਬੋਲਣ ਵੇਲੇ ਤਾਂ ਘੱਟ ਵੱਧ ਹੀ ਕੋਈ ਸ੍ਰੀ ਮਾਨ 108 ਦੀ 
ਵਰਤੋਂ ਕਰਦਾ ਹੈ, ਲੇਕਿਨ ਇਸ਼ਤਿਹਾਰਾਂ ਅਤੇ ਫੋਟੋਆਂ ਦੇ ਨੀਚੇ 
ਆਮ ਲਿਖਿਆ ਮਿਲਦਾ ਹੈ। ਇਸ ਦਾ ਅਰਥ ਨਾ ਲਿਖਣ 
ਵਾਲਿਆਂ ਨੂੰ ਪਤਾ ਹੈ ਅਤੇ ਨਾ ਪੜ੍ਹਨ ਵਾਲਿਆਂ ਨੂੰ। 
ਮੈਨੂੰ ਬਹੁਤ ਲੋਕਾਂ ਨੇ ਪੁਛਿਆ ਹੈ ਅਤੇ ਕਈ ਪੱਤਰ ਵੀ 
ਮਿਲੇ ਹਨ ਕਿ 108 ਦਾ ਕੀ ਅਰਥ ਹੈ ? 
(ਹੀ ਸਾਲ ਦੀ ਉਮਰ ਵਿਚ ਘਰੋਂ ਭੱਜ ਆਇਆ 


ਸਨ, ਘਰ ਘਰ ਨਿਮੰਤਰਣ ਹੋਣੇ ਤੇ ਸੈਤ ਮੰਡਲੀ ਘਰ ਭੋਜਨ 
ਪਾਣ ਜਾਂਦੀਆਂ। 


ਇਕ ਵਾਰ ਕਿਸੇ ਨੇ ਆਪਣੇ ਘਰ ਭੋਜਨ ਕਰਾਉਣ 
ਲਈ ਸੈਤ ਮੋਡਲੀ ਨੂੰ ਬੁਲਾਇਆ। ਦਸ ਬਾਰਾਂ ਸਾਧੂ ਸਨ, 


%। 53੧0੫ 18£[। 5।੧੬। .। ੬00) 


ਣਾ 


ਮਾਈ ਬੋਲੀ, ਮੇਰੀ ਸੱਸ ਕਨੌਰੇ 'ਚੋਂ ਛਿੱਲਾਂ ਪਾੜ ਕੇ ਰਖਦੀ 
ਸੀ ਤਾਂ ਕਿ ਭੋਜਨ ਛਕਣ ਪਿਛੋਂ ਸਾਧ ਦੰਦਾਂ ਨੂੰ ਸਾਫ ਕਰਨ 
ਲਈ ਫਸਿਆ ਐਨ ਕੱਢ ਲੈਣ। ਫੇਰ ਚੁਲਾ ਕਰਾ ਦੇਣਾ। ਉਸ 
ਨੂੰ ਛਿੰਗਾਂ ਕਹਿੰਦੇ ਸਨ। ਮੇਰੀ ਸੱਸ ਆਪ ਛਿੰਗਾਂ ਪਾੜ ਕੇ 
ਦਿੰਦੀ ਸੀ। ਮੈਂ ਆਖਿਆ, ਸੈਤ ਆਪੇ ਲੋੜ ਅਨੁਸਾਰ ਪਾੜ 
ਲੈਣਗੇ। ਮੈਂ ਕਨੌਰਾ ਹੀ ਰਖਦੀ ਸਾਂ। ਮੇਰੀ ਨੂੰਹ ਨੇ ਕਿੱਲੀਆਂ 
ਘੜਾ ਲਈਆਂ। ਸਾਧੂ ਆਉਂਦੇ ਰਹੇ ਛਕਦੇ ਰਹੇ, ਕਿਸੇ ਨੇ 
ਸਵਾਲ ਨਹੀਂ ਕੀਤਾ, ਛਿੰਗਾਂ ਤੋਂ ਕਿੱਲੀ ਬਣ ਗਈ। 
ਗੁਰਬਾਣੀ ਵਿਚ ਲਿਖਿਆ ਹੈ - 

ਆਪੇ ਦੇ ਛਿੰਗਾਂ, ਆਪੇ ਚੁਲੀ ਭਰਾਵੈ / 

ਨਾ ਰੱਖਣ ਵਾਲੇ ਨੂੰ ਪਤਾ ਹੈ, ਕਿੱਲੀ ਦਾ ਕੀ ਅਰਥ 
ਹੈ, ਨਾ ਖਾਣ ਵਾਲੇ ਨੂੰ ਪਤਾ ਹੈ ਕਿ ਇਹ ਕਿੱਲੀ ਬੁਰਕੀ 
ਧੱਕਣ ਵਾਸਤੇ ਹੈ ਕਿ ਦੈਦ ਭਨਣ ਵਾਸਤੇ ਹੈ। ਸੋ 108 ਲਿਖੀ 
ਜਾਂਦੇ ਹਨ, ਪੜ੍ਹਨ ਵਾਲੇ ਪੜ੍ਹੀ ਜਾਂਦੇ ਹਨ। 108 ਦਾ ਕਿਸੇ 
ਨੂੰ ਨਹੀਂ ਪਤਾ। ਅੱਜ ਵੀ ਇਕ ਪੱਤਰ ਆਇਆ, ਇਸ ਦਾ 
ਮਤਲਬ ਕੀ ਹੈ ? ਆਮ ਤੌਰ ਤੇ ਇਹ ਹਿੰਦਸਾ ਸੈਤਾਂ ਮਹਾਂਪੁਰਸ਼ਾਂ 
ਦੀ ਸ਼ਾਨ ਵਿਚ ਵਰਤਿਆ ਗਿਆ ਹੈ, ਉਨ੍ਹਾਂ ਨੂੰ ਪੂਰਨ ਪਹੁੰਚੇ 
ਹੋਏ, ਬਹੁਤ ਉਚੇ ਦਰਸਾਉਣ ਦਾ ਸੁਚਕ ਸਮਝਿਆ ਹੈ। ਇਕ 
ਨੇ 108 ਵਰਤਿਆ ਤਾਂ ਦੁਜੇ ਨੇ ਵੀ ਸੋਚਿਆ ਕਿ ਮੇਰਾ 
ਮਹਾਂਪੁਰਖ ਘੱਟ ਨਾ ਰਹਿ ਜਾਵੇ, ਇਸ ਤਰ੍ਹਾਂ 108 ਲਿਖਣ ਦੀ 
ਰਾਸ ਚੱਲ ਪਈ ਤੇ ਰਿਵਾਜ ਪੈ ਗਿਆ। 
ਇਹ ਸ਼ਿਵ ਉਪਾਸਕਾਂ ਦੀ ਤਜ਼ਵੀਜ਼ ਹੈ, ਕਾਢ ਹੈ। 


ਸ਼ਿਵ ਭਗਵਾਨ ਹਨ, 108 ਮੁੰਡਾਂ ਦੀ ਮਾਲਾ ਪਹਿਨਦੇ 
ਹਨ । ਪੂਰਨ ਯੋਗੀਵਰ ਹਨ, ਮੁੰਡਾਂ ਦਾ ਪ੍ਰਤੀਨਿਧ ਰੁਦ੍ਰਾਕਸ਼ ਦੇ 
ਮਣਕੇ ਹਨ, ਸਿਮਰਨ ਲਈ 108 ਮਣਕਿਆਂ ਦੀ ਮਾਲਾ 
ਉਪਯੋਗੀ ਹੈ। ਸਿਮਰਨ ਨਾਲ ਅਭੇਦ ਅਵਸਥਾ ਪਰਾਪਤ ਹੁੰਦੀ ਹ। 


ਹੇ ਗੁਰੁ! ਤੁਸੀਂ ਸੱਤਯ ਹੋ, ਸ਼ਿਵ ਹਿਰਦੇ ਤੇ ਬਿਰਾਜਮਾਨ 
ਸ਼ਿਵ ਨਾਲ ਇਕਮਿੱਕ ਸ਼ਿਵਮ ਹੋ ਅਤੇ ਸੁੰਦਰ ਹੋ, ਸ਼ੱਤ 100% 


ਸ਼ਿਵ ਉਪਾਸ਼ਕਾਂ ਦੀ ਰੀਸੇ ਗੁਰਮਤਿ ਦੇ ਧਾਰਨੀ ਵੀ ਸੀ 
ਮਾਨ 108 ਸ਼ਬਦ ਤੇ ਅੰਕ ਵਰਤਣ ਲਗ ਪਏ ਜੋ ਕਿ ਅਯੋਗ ਹੈ। 
ਗੁਰਮਤਿ ਵਿਚ ਸ਼ਿਵ, ਬ੍ਰਹਮਾ, ਵਿਸ਼ਨੂੰ ਰਜੋ, ਤਮੋ, ਸਤੋ 
ਦੇ ਮਾਲਕ ਹਨ। ਨਿਰਗੁਣ ਤੇ ਨਿਰੈਕਾਰ ਦੇ ਚੇਲੇ ਹਨ। 
ਇਕੁ ਸੰਸਾਨੰ ਇਕੁ ਭੰਡਾਗੀ ਇਕੁ ਲਾਇ ਦੀਬਾਣੁ / 
ਪੰਨਾ - 7 
(ਬਾਕੀ ਪੰਨਾ 48 ਤੇ) 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


(ਲੜੀ ਜੌੜਨ ਲਈ ਦੋਖੋ, ਅਪ੍ਰੈਲ ਅੰਕ, ਪੰਨਾ-53) 

ਸੋ_ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਕ ਤਰ੍ਹਾਂ ਦੇ 
ਨਾਲ ਗੁਰੁ ਨਾਨਕ ਸਾਹਿਬ ਦੇ ਅੰਦਰ ਲੀਨ ਹੋਏ ਹੋਏ ਸੀ, 
ਹਰ ਵਕਤ ਗੁਰੂ ਨਾਨਕ ਸਾਹਿਬ ਵੱਲ ਚਕੋਰ ਵੱਤ ਝਾਕੀ 
ਜਾਂਦੇ, ਹਰ ਵਕਤ ਨਿਗ੍ਹਾ ਰੱਖਦੇ ਨੇ, ਅੱਖ ਝਮਕਣੀ ਵੀ ਭੁੱਲੇ 


ਬਾਬਾ ਸ਼ੇਖ ਫਰੀਦ ਜੀ 


ਹੋਏ ਨੇ ਕਿ ਜੇ ਅੱਖ ਝਮਕੀ, ਉਨਾ ਚਿਰ ਗੁਰ ਸਰੁਪ ਦੁਰ ਹੋ 
ਜਾਏਗਾ। ਜਿਥੇ ਮਹਾਰਾਜ ਜੀ ਬਿਰਾਜਦੇ ਨੇ, ਆਪ ਉਥੇ ਹੀ 
ਧਰਤੀ ਤੇ, ਹਛ 'ਜਹਜ ਦਾਦ ਜੇ ਦਹ ।ਟਹਜ ਜੀ ਜਾਂ” 
ਨੇ, ਆਪ ਨਾਲ ਹੀ ਜਾਂਦੇ ਨੇ। ਅੰਮਿ੍‌ਤ ਵੇਲੇ ਉਠ ਕੇ ਗੁਰੂ 
ਲਾਟਦ ੧""ਤਟਰ ੨੨੧ `ਚ ਇਸ਼ਨਾਨ ਕਰਨ ਜਾਇਆ 
ਕਰਦੇ ਸਨ। ਸਰਦੀਆਂ ਸਨ, ਬੜੀ-ਬੜੀ ਦੇਰ ਤੱਕ ਆਪ 
ਪਾਣੀ ਵਿਚ ਖੜ੍ਹੇ ਰਹਿੰਦੇ ਸਨ। ਆਪ ਨੇ ਡੇਢ ਪਹਿਰ ਰਾਤ 
ਰਹਿੰਦੇ ਉਠ ਕੇ ਇਸ਼ਨਾਨ ਕਰਨਾ, ਸਰਦੀ ਹੋਵੇ ਜਾਂ ਗਰਮੀ 
ਹੋਵੇ ਇਹੀ ਨਿਤਨੇਮ ਸੀ। ਸਰਦੀਆਂ ਦੇ ਵਿਚ ਆਪਨੇ ਪਾਣੀ 


“ਆਤਮ ਮਾਰਗ”, ਮਈ, 2002 40 


%। 5320੫ 18£[। 5।੧੬। .। ੬00) 


ਜਾਣਾ, ਜੇ ਓਧਰ ਨੂੰ ਗਏ ਤਾਂ ਓਧਰ ਦੇਖੀ ਜਾਣਾ, ਜਦੋਂ 
ਆ 


; ਲੈਲਾ 
4 ਹੀਰ ਰਾਂਝੇ ਦੇ ਪਿਆਰ ਦੀ ਕਰਨੀ ਹੋਵੇ, ਤਾਂ ਬਣ ਜਾਂਦੀ 
ਹੈ ਪਰ ਇਹ ਫੇਰ ਵੀ ਅਧੁਰੇ ਪਿਆਰ ਹੋਇਆ ਕਰਦੇ ਨੇ। ਗੁਰ 
ਤੇ ਚੇਲੇ ਦੇ ਪਿਆਰ ਦਾ ਸਾਨੀ ਸੈਸਾਰ ਦਾ ਕੋਈ ਪਿਆਰ 
ਨਹੀਂ ਹੈ। ਉਸ ਦੀ ਕਥਾ ਨੂੰ ਅਕਥ ਕਿਹਾ ਹੈ, ਏਸ ਤਰ੍ਹਾਂ 
ਫੁਰਮਾਨ ਕਰਦੇ ਨੇ - 
ਧਾਰਨਾ - ਓਹ ਅਕਥ ਕਹਾਣੀ ਜੀ -2, 2. 
ਪੀਰ ਮਗੰਦਾਂ ਪਿਰਹੜੀ -2, 2. 

ਰੁਪੈ ਕਾਸੇ ਦੋਸਤੀ ਜਗ ਅੰਦਰਿ ਜਾਣਾ/ 
ੁਧੈ ਸ਼ਾਦੈ ਗੰਢੁ ਹੈ ਓਹ ,ਵਿਰਤੀ ਹਾਣ7/ 
ਘਲਿ ਅਲ ਮਿਚਲਿ ਲਭ ਮੱਲ ਇਤ ਭਰਮ ਭੁਲਾਣਾੀ/ 
ਊਪੀ ਸਉੜਿ ਪਲੰਘ ਜਿਉਂ ਸਭਿ ਰੈਣ ਵਿਹਾਣ?/ 
ਸ਼ਹਣੰ ਸ਼ਭ' ਰੰਗ ਆਣਾਆਨਿ ਕਾਰ ਚੌਜ ।ਵਿਡਾਣਾ/ 
ਪੀਰ ਮੁਗੀਦਾਂ ਪਿਰਹੜੀ ਓਹੁ ਅਕਥ ਕਹਾਣੀ / 

ਭਾਈ ਗੁਰਦਾਸ ਜੀ ਦੀ ਵਾਰ 27੭5 
ਮਾਨਸਰੋਵਰ ਹੌਸਲਾ ਖਾਇ ਮਾਣਕ ਮੌਤੀ/ 
ਕਾਇਲ ਅੰਬ ਪਗੀਤਿ ਹੈ ਮਿਲ ਬੋਲ ਸਰੋਤ / 
ਚੰਦਨ ਵਾਸ਼ ਵਣਾਸ਼ਪਤਿ ਹੋਇ ਪਾਸ਼ ਖਲੋਂਤੀ/ 
ਲੋਹਾ ਪਾਗਸਿ ਭੇਂਟਿਐ ਹੋਇ ਕੰਚਨ ਜੋਤੀ/ 
ਨਦੀਆਂ ਨਾਲੇ ਗੰਗ ਮਿਲਿ ਹੋਨਿ ਛੱਤ ਅਛੋਂਤਾ/ 
ਪੀਰ #ਗੰਦਾਂ ਪਿਰਹੜੀ`.............. ਮੁ 

ਭਾਈ ਗੁਰਦਾਸ਼ ਜੀ ਦੰ` ਵਾਰ 27“6 


ਸਾਰੀਆਂ ਪ੍ਰੀਤਾਂ ਦਾ ਜ਼ਿਕਰ ਕਰਨ ਤੋਂ ਬਾਅਦ ਆਪ 
ਫੁਰਮਾਉਂਦੇ ਨੇ ਕਿ - 


ਪੀਰ` ਮੁਗੀੰਦਾਂ ਪਿਰਹੜੀ ਓਹ ਅਕਥ ਕਹਾਣਾੀ?/ 
ਭਾਈ ਗੁਰਦਾਸ ਜੀ ਦੀ ਵਾਰ 2੭੭5 


ਜਿਵੇਂ ਰੂਪ ਤੇ ਕਾਮ ਦੀ ਦੋਸਤੀ ਹੈ- 
ਰੁਪੈ ਕਾਸੇ ਦੋਸ਼ਤੀ ਜਗ ਅੰਦਰਿ ਜਾਣੀ 


੧3।10181151631)60£11131.੮0।੧) 


ਭੁਧੈ ਸ਼ਾਦੈ ਗੰਢੁ ਹੈ ਓਹ ਵਿਰਤੀ` ਹਾਣ?/ 
ਭਾਈ ਗੁਰਦਾਸ ਜੀ ਦੀ ਵਾਰ 27੭5 


ਭੁੱਖ ਲੱਗੀ ਹੋਈ ਹੋਵੇ ਤਾਂ ਸੁਆਦ ਦੇ ਨਾਲ ਦੋਸਤੀ 
ਪਈ ਹੋਈ ਹੈ। 


ਘਾਲਿ ਮਿਲਿ ਮਿਚਲਿ ਲਝਿ ਮਲਿ ਇਤ ਭਰਮ ਭੁਲਾਣੀ/ 
ਉਘੀੈ ਸ਼ਰੜਿ ਪਲੰਘ ਜਿਓਂ ਸ਼ਭਿ ਰੈਣ ।ਵਿਹਾਣ)/ 
ਸੁਹਣੇ ਸਭ ਰੰਗ ਆਣਾਅਨਿ ਕਰਿ ਚੌਜ ।ਵਿਡਾਣਾ/ 
ਘੌਰ ਮੁਗੰਦਾਂ ਪਿਰਹੜੀ ਓਹ ਅਕਥ ਕਹਾਣ?# 
ਭਾਈ ਗੁਰਦਾਸ ਜੀ ਦੀ ਵਾਰ 275 
ਨੀਂਦ ਆਈ ਹੋਵੇ ਤਾਂ ਰਜਾਈ ਨਾਲ ਪਿਆਰ ਹੁੰਦਾ ਹੈ - 
ਮਾਨਸਰੋਂਵਰ ਹੰਸ਼ਲਾ ਖਾਇ ਮਾਣਕ ਮੌਤੀ/ 
ਕੀਇਲ ਅੰਬ ਪਗੀਤਿ ਹੈ ਮਿਲ ਬੋਲ ਸਰੋਤੀ/ 
ਚੰਦਨ ਵਾਸ਼ ਵਣਾਸ਼ਪਤਿ ਹੋਇ ਪਾਸ਼ ਖਲੋਂਤੀ/ 
ਭਾਈ ਗੁਰਦਾਸ ਜੀ ਦੀ ਵਾਰ 276 
ਪਾਸ (ਕੋਲ) ਵਾਲੇ ਵੀ ਸਾਰੇ ਚੋਦਨ ਬਣ ਜਾਣਗੇ। 
ਲੋਹਾ ਪਾਗੰਸ ਗੇਂਟਿਐ ਹੋਇ ਕੰਚਨ ਜੋਤੀ / 
ਨਦੀਆਂ ਨਾਲੇ ਗੰਗ ਮਿਲਿ ਹੋਨੇ ਛੱਤ ਅਛੋਤਾ / 
ਭਾਈ ਗੁਰਦਾਸ ਜੀ ਦੀ ਵਾਰ 27੭6 
ਚਾਹੇ ਗੈਦੇ ਨਾਲੇ ਮਿਲ ਜਾਣ, ਉਹ ਪਵਿੱਤਰ ਪਾਣੀ 
ਬਣ ਜਾਂਦਾ ਹੈ। 
ਸੋ ਏਸ ਤਰ੍ਹਾਂ ਦੇ ਨਾਲ ਪਿਆਰ ਵਿਚ ਆਪ ਜੀ ਰਹਿੰਦੇ 
ਨੇ। ਹਰ ਰੋਜ਼ ਜਾਂਦੇ ਨੇ, ਭਾਈ ਲਹਿਣਾ ਜੀ ਨਾਲ ਜਾਂਦੇ ਨੇ। 
ਇਕ ਵਾਰੀ ਬਾਬਾ ਬੁੱਢਾ ਜੀ ਦੇ ਮਨ ਵਿਚ ਖਿਆਲ 
ਆਇਆ, ਸਧਾਰਨ ਜੀ ਦੇ, ਮਨਸੁਖ ਜੀ ਦੇ ਤੇ ਦੂਜੇ 
ਗੁਰਸਿਖਾਂ ਦੇ ਕਿ ਇਹ ਬਹੁਤ ਨਾਲ-ਨਾਲ ਜਾਂਦੇ ਨੇ ਤੇ ਚਲੋ 
ਆਪਾਂ ਵੀ ਚੱਲਿਆ ਕਰੀਏ। ਆਪਾਂ ਬੈਠ ਜਾਂਦੇ ਹਾਂ ਅੰਮ੍ਰਿਤ 
ਵੇਲੇ, ਗੁਰੂ ਮਹਾਰਾਜ ਜੀ ਤਾਂ ਕਿਸੇ ਨੂੰ ਮਨ੍ਹਾ ਨਹੀਂ ਕਰਦੇ, 
ਕੋਈ ਨਾਲ ਚਲੇ ਜਾਓ, ਕੋਈ ਇਸ਼ਨਾਨ ਕਰ ਲਓ ਤੇ ਇਹ 
ਤਾਂ ਜਿਵੇਂ ਪਰਛਾਵਾਂ ਰਹਿੰਦਾ ਹੈ, ਇਉਂ ਗੁਰੂ ਨਾਨਕ ਮਹਾਰਾਜ 
ਜੀ ਦੇ ਪਿਛੇ-ਪਿਛੇ ਰਹਿੰਦੇ ਨੇ, ਇਕ ਸਕਿੰਟ ਵਾਸਤੇ ਵੀ ਨਹੀਂ 
ਵਿਛੜਦੇ। ਇਹ ਕੁਦਰਤੀ ਤੌਰ ਤੇ ਗੁਰ ਭਾਈਆਂ ਵਿਚ ਹੋ 
ਜਾਇਆ ਕਰਦਾ ਹੈ। ਸੋ ਆਪ ਵੀ ਸਾਰੇ ਨਾਲ ਚਲੇ ਗਏ 
ਤੇ ਮਹਾਰਾਜ ਜੀ ਨੇ ਇਸ਼ਨਾਨ ਕਰਿਆ ਤੇ ਆਪ ਰਾਵੀ ਵਿਚ 
ਹੀ ਖੜ੍ਹੇ ਰਹੇ ਤੇ ਏਧਰਲੇ ਪਾਸੇ ਰਾੜੇ ਪੈਣ ਲੱਗ ਗਏ, ਬਹੁਤ 
ਠੰਢੀ ਰਿਵੀ (ਹਵਾ) ਚੱਲ ਪਈ, ਕੰਬਣ ਲੱਗ ਗਏ ਸਾਰੇ । ਜਦੋਂ 
ਰਾੜੇ ਪੈਣ ਲੱਗੇ ਉਸੇ ਵੇਲੇ ਸਾਰੇ ਇਕ ਸੈਘਣੇ ਦਰਖਤ ਦੇ 
ਥੱਲੇ ਖੜ੍ਹੇ ਹੋ ਗਏ ਪਰ ਭਾਈ ਲਹਿਣਾ ਜੀ ਉਥੇ ਹੀ ਬੈਠੇ ਰਹੇ 
ਤੇ ਉਥੇ ਬੈਠੇ ਹੀ ਥੋੜ੍ਹੇ ਬੇਹੋਸ਼ ਹੋ ਗਏ ਪਰ ਉਥੋਂ ਹਿੱਲੇ ਨਹੀਂ। 
ਐਨੀ ਠੰਡ ਲੱਗੀ ਕਿ ਆਪ ਬੇਹੋਸ਼ ਹੋ ਗਏ। ਗੁਰੂ ਨਾਨਕ 
ਪਾਤਿਸ਼ਾਹ ਨੇ ਜਦੋਂ ਦੇਖਿਆ, ਉਸੇ ਵੇਲੇ ਪਾਣੀ ਵਿਚੋਂ ਨਿਕਲ 
ਕੇ ਆਪਣੇ ਅੰਗੁਠੇ ਨਾਲ ਛੁਹੇ ਤੇ ਕਹਿਣ ਲੱਗੇ, “ਪੁਰਖਾ! 
ਤੂੰ ਨਾ ਗਿਆ ਜਦੋਂ ਸਾਰੇ ਚਲੇ ਗਏ ? ਤੂੰ ਵੀ ਚਲਿਆ ਜਾਣਾ 
ਸੀ, ਬਚ ਜਾਈਦਾ ਹੈ।” 


%। 5320੫ 18£[। 5।੧੬। .। ੬00੧ 


41 


ਕਹਿੰਦੇ, “ਪਾਤਿਸ਼ਾਹ! ਮੈਨੂੰ ਤਾਂ ਇਹ ਪਤਾ ਹੀ ਨਹੀਂ 
ਕਿ ਜਾਣਾ ਵੀ ਹੈ ਜਾਂ ਨਹੀਂ।” 

ਕਿਉਂਕਿ ਐਨੀ ਮਸਤੀ ਹੈ ਪਿਆਰ ਦੇ ਅੰਦਰ ਕਿ ਮਨ 
ਖੜ੍ਹਾ ਹੈ, ਫੁਰਨਾ ਕੋਈ ਕਰ ਨਹੀਂ ਰਿਹਾ। ਉਹ ਤਾਂ ਇਕ ਟੱਕ 
ਗੁਰੂ ਦੇ ਨੇਤਰਾਂ ਵੱਲ ਦੇਖ ਰਹੇ ਨੇ। ਸੋ ਇਸ ਤਰ੍ਹਾਂ ਬਾਕੀ ਸਾਰੇ 
ਆ ਗਏ ਆਪ ਇਕੱਲੇ ਰਹਿ ਗਏ। ਸੋ ਇਸ ਤਰ੍ਹਾਂ ਮਹਾਰਾਜ 
ਜੀ ਨੇ ਬਹੁਤ ਭਾਰੀ ਤਪਸਿਆ ਸ਼ੁਰੂ ਕਰ ਦਿੱਤੀ, ਪਹਿਲਾਂ ਵੀ 
ਸਿ ਇਸ ਤਰ੍ਹਾਂ ਨਾਲ ਫੁਰਮਾਨ ਹੈ : ਪੜ੍ਹੋ ਪਿਆਰ 


ਧਾਰਨਾ - ਰੇਤ ਅੱਕ ਦਾ ਅਹਾਰ ਕਰਕੇ ਗੁਰਾਂ ਨੰ, 


ਰਤੁ ਅਕੁ ਆਹਾਰ ਕਰਿ, ਰੋੜਾ ਕਾ ਗੁਰ ਕਗੰ` ਵਿਛਾਈਂ / 
ਭਾਗੀ ਕਗੰ ਤਪਸਿਆ, ਵਡੇ ਭਾਗੂ' ਹਰਿ ਸਿਉਂ ਬਣਿ ਆਈਂ 

ਭਾਈ ਗੁਰਦਾਸ ਜੀ` ਦੀ ਵਾਰ1/24 

ਗੁਰੂ ਮਹਾਰਾਜ ਜੀ ਨੇ ਸਾਰੀ ਰਾਤ ਫਿਰਦੇ ਰਹਿਣਾ - 

ਗੁਰੂ ਅੰਗਦ ਸਾਹਿਬ ਨਾਲ, ਤੇ ਹੌਲੀ ਹੌਲੀ ਆਪ ਪਹਿਲਾਂ 

ਲੈਗਰ "ਚ ਆ ਕੇ ਪ੍ਰਸ਼ਾਦਾ ਛੱਕ ਕੇ, ਫੇਰ ਬਾਹਰ ਚਲੇ ਜਾਂਦੇ 


ਮੰਗਵਾ ਲਏ। ਭਾਈ ਲਹਿਣਾ ਜੀ ਕਹਿੰਦੇ, “ਮਹਾਰਾਜ! ਕੀ 
ਹੁਕਮ ਹੈ ?” ਆਪ ਕਹਿੰਦੇ, “ਛੱਪਰੀ ਦੇ ਅੰਦਰ ਵਿਛਾ ਦੇ।” 
ਹੁਕਮ ਦੀ ਤਾਮੀਲ ਕੀਤੀ ਗਈ, ਆਪ ਨੇ ਰੋੜ ਵਿਛਾ ਦਿੱਤੇ 
ਤੇ ਮਹਾਰਾਜ ਜੀ ਨੇ ਜਦੋਂ ਵਿਸ਼ਰਾਮ ਕਰਨਾ ਹੁੰਦਾ ਤਾਂ ਆਪ 
ਉਸ ਛੱਪਰੀ ਵਿਚ ਕਰਦੇ ਸਨ, ਨਹੀਂ ਤਾਂ ਤੁਰਦੇ ਹੀ ਰਹਿੰਦੇ 
ਸੀ ਜਾਂ ਪਾਣੀ ਵਿਚ ਖੜ੍ਹੇ ਹੋ ਜਾਂਦੇ। ਬਹੁਤ ਭਾਰੀ ਤਪੱਸਿਆ 
ਅਰੈਭ ਦਿੱਤੀ ਆਪਨੇ । ਉਮਰ ਕਿੱਡੀ ਵੱਡੀ ਹੈ। ਫੇਰ ਆਪ ਨੇ 
ਪ੍ਸ਼ਾਦਾ ਛਕਣਾ ਹੌਲੀ-ਹੌਲੀ ਘਟਾ ਕੇ ਇਕ ਗ੍ਰਾਹੀ ਤੇ ਲੈ 
; ਫੇਰ ਉਹ ਗ੍ਰਾਹੀ ਵੀ ਛੱਡ ਦਿੱਤੀ। ਫੇਰ ਲੌਂਗ ਤੋੜ 


ਪਾਲਾ (ਠੰਢ) ਲਗਦਾ ਹੈ ਜੀ, ਮੈਨੂੰ ਗਰਮੀ ਲਗਦੀ ਹੈ ਜੀ; 
ਇਹੋ ਜਿਹੇ ਆਉਣਗੇ ਤੇ ਉਹ ਫੇਰ ਲੈਘਣਗੇ ਕਿਵੇਂ ? ਸੋ ਸਾਨੂੰ 
ਰਸਤਾ ਦਿਖਾਉਣ ਵਾਸਤੇ ਆਪਨੇ ਭਾਰੀ ਤਪੱਸਿਆ ਆਰੇਭ 
ਦਿੱਤੀ। ਜਿੰਨੇ ਵੀ ਪਹੁੰਚੇ ਹੋਏ ਮਹਾਂਪੁਰਸ਼ ਨੇ, ਉਨ੍ਹਾਂ ਸਾਰਿਆਂ 


“ਆਤਮ ਮਾਰਗ”, ਮਈ, 2002 


੧3।1018115163160£11131.੮0।1) 


ਦਾ ਜੀਵਨ ਪੜ੍ਹ ਲਓ ਬਾਬਾ ਫਰੀਦ ਜੀ ਦਾ ਪੜ੍ਹ ਲਓ, ਤੇ 
ਦੇਖੋ ਵਿਚਾਰ ਕੇ - ਆਪ ਘਰ ਛੱਡ ਦਿੰਦੇ ਨੇ, ਜੈਗਲਾਂ ਵਿਚ 
ਚਲੇ ਗਏ। ਸਾਰੀ ਸਾਰੀ ਰਾਤ ਖੜ੍ਹੇ ਰਹਿੰਦੇ ਨੇ, ਇਕ ਥਾਂ ਤੇ 
ਖੜ੍ਹੇ ਰਹਿੰਦੇ ਨੇ, ਬੈਠ ਜਾਣ, ਖੜ੍ਹੇ ਹੋ ਜਾਣ, ਤੁਰਦੇ ਰਹਿਣ, 
ਬਿਰਤੀ ਅੰਦਰਲੀ ਓਵੇਂ ਹੀ ਰਹਿੰਦੀ ਹੈ। 

ਬਾਬਾ ਜਵਾਲਾ ਸਿੰਘ ਜੀ ਐਨਾ ਤੁਰਿਆ ਕਰਦੇ ਸੀ ਕਿ 
25 ਪਾਠ ਜਪੁਜੀ ਸਾਹਿਬ ਦੇ ਹੋ ਜਾਇਆ ਕਰਨ ਤੇ 15 
ਪਾਠ ਸੁਖਮਨੀ ਸਾਹਿਬ ਦੇ, 5 ਵਾਰੀ ਪੰਜ ਬਾਣੀਆਂ ਦਾ 
ਨਿਤਨੇਮ। ਕਰਕੇ ਦੇਖ ਲਓ ਕਿੰਨੀ ਵਾਟ ਦੇ ਵਿਚ ਹੁੰਦਾ ਹੈ। 
ਇਸੇ ਤਰ੍ਹਾਂ ਬਹੁਤ ਮਹਾਂਪੁਰਸ਼ 100-100 ਜਪੁਜੀ ਸਾਹਿਬ ਦਾ 
ਪਾਠ ਕਰਦੇ ਸਨ, ਭਾਵੇਂ ਤੁਰ ਕੇ ਕਰਨ ਭਾਵੇਂ ਬੈਠ ਕੇ ਕਰਨ, 
ਤਪੱਸਿਆ ਕਰਦੇ ਸਨ। 


ਦਿਆਂਗੇ। ਸੁੱਕੀ ਲਕੜੀ ਦੀ ਅਵਾਜ਼ ਆਇਆ ਕਰਦੀ ਹੈ, 
ਗਿੱਲੀ ਲਕੜੀ ਦੀ ਅਵਾਜ਼ ਹੋਰ ਤਰ੍ਹਾਂ ਦੀ ਹੁੰਦੀ ਹੈ। ਜਦੋਂ 
ਕੁਹਾੜੇ ਦਾ ਪੀਨ ਮਾਰਿਆ, ਬਾਬਾ ਫਰੀਦ ਜੀ ਆਪਣੀ ਲਿਵ 
ਵਿਚ ਖੜ੍ਹੇ ਸਨ ਤਾਂ ਦਸ ਕਦਮ ਅੱਗੇ ਵੱਲ ਨੂੰ ਹੋ ਗਏ ਤੇ 
ਬੜੀ ਮੁਸ਼ਕਲ ਨਾਲ ਆਪ ਸੈਭਲੇ। ਉਸ ਵੇਲੇ ਸਰਾਪ ਨਹੀਂ 
ਦਿੱਤਾ, ਬੁਰਾ ਨਹੀਂ ਕਿਹਾ, ਜਾਣ ਲਿਆ ਕਿ ਇਹ ਵੀ ਕੋਈ 


- 


ਖੋਜ ਕਰਨ ਵਾਸਤੇ ਆਇਆ ਹੈ ਤੇ ਮੈਂ ਵੀ ਖੋਜ ਕਰ ਰਿਹਾ 


ਕੀਹਿ ਕੁਹਾੜਾ ਸਿਰ ਘੜਾ ਵਣਿ ਕੰ ਸ੍ਰ ਲੋਹਾਰ॥ 
ਫਗੰਦਾ ਹਉਂ ਲੋੜੀ ਸ੍ਹ ਆਪਣਾ ਤੂ ਲੌੜਹਿ ਅੰਗਿਆਰ/ 
ਪੰਨਾਂ - 1380 
ਪ੍ਰਮੀਆ! ਕੋਈ ਨਾ, ਤੋਥੋਂ ਭੁਲੇਖੇ ਨਾਲ ਕੁਹਾੜਾ ਮਾਰ 
ਹੋ ਗਿਆ। ਜੇ ਕਿਤੇ ਸਿੱਧਾ ਮਾਰਦਾ ਤਾਂ ਫੇਰ ਮੇਰੀ ਤਲਾਸ਼ 
ਵਿਚਾਲੇ ਹੀ ਰਹਿ ਜਾਣੀ ਸੀ। ਤੇਨੂੰ ਵੀ ਤਲਾਸ਼ ਹੈ ਤੇ ਮੈਨੂੰ 
ਵੀ ਤਲਾਸ਼ ਹੈ। ਮੈਂ ਆਪਣੇ “ਸਹੁ” ਦੀ ਤਲਾਸ਼ ਵਿਚ ਫਿਰ 
ਰਿਹਾ ਹਾਂ ਤੇ ਤੂੰ ਕੋਲਿਆਂ ਵਾਸਤੇ ਲਕੜੀ ਭਾਲਦਾ ਫਿਰਦਾ 
ਹੈਂ । ਸੋ ਆਪ ਨੇ ਐਨੀ ਘੋਰ ਤਪਸਿਆ ਕਰੀ। ਪ੍ਰਸ਼ਾਦਾ ਛਡ 
ਦਿਤਾ- 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਫਗੀਦਾ ਰੋਨੀ ਮੈਗੰ ਕਾਠ ਕੀ ਲਾਵਣ ਮਗ ਭੁਖ # 
ਜਿਨਾ ਥਾਠੰ ਚੋਪੜਾ ਘਣੋ ਸ਼ਹਨਿਗੇ` ਦੁਖ / 
ਪੰਨਾ - 73795 


ਕਦੇ-ਕਦੇ ਛਕਦੇ ਸੀ। ਇਨ੍ਹਾਂ ਦੇ ਜਿਹੜੇ ਦਾਦਾ ਗੁਰੂ 


ਕਰਦੇ ਉਦੋਂ ਤੱਕ ਕਿਸੇ ਨਤੀਜੇ ਤੱਕ ਨਹੀਂ ਪਹੈਚ ਸਕਦੇ। ਜੋ 
ਹੋ ਜਾਈਦਾ ਹੈ ਕਿ ਅਸੀਂ ਤਾਂ ਪਾਂ-ਪਾਸਕ ਵੀ ਨਹੀਂ ਹਾਂ, 


ਲੇ ਭਾਈ ਇਕ ਵਜ ਅਸੀ ਇਥੇ ਭੁਪਝੀ ਪਿੰਡਾਇਆ 


ਨਹੀਂ ਮਨ੍ਹਾ ਕਰਨਾ। ਉਨ੍ਹਾਂ ਨੇ ਤਾਂ 24 ਘੰਟੇ ਹੀ ਨਹੀਂ ਹਟਣਾ, 
ਮਾੜਾ ਜਿਹਾ ਸੌਂ ਕੇ ਫੇਰ ਉਠ ਜਾਣਗੇ ਕਿਉਂਕਿ ਲਗਨ ਹੈ। 
ਕਰਨ ਦੀ ਲਗਨ ਹੈ ਕਿ ਮੇਰਾ ਕੋਈ ਸੁਆਸ ਬਿਰਥਾ ਨਾ 
ਚਲਿਆ ਜਾਵੇ । ਮੈਂ ਐਨਾ ਨਾਮ ਧਨ ਇਕੱਠਾ ਕਰਾਂ ਕਿ ਮੈਂ 
ਹੇਠਾਂ ਨਾ ਰਹਿ ਜਾਵਾਂ, ਕਿਤੇ ਮੇਰਾ ਮਾਨਸ ਜਨਮ ਬਿਰਥਾ ਨਾ 
ਚਲਿਆ ਜਾਵੇ । 
ਸੋ ਬਾਬੇ ਫਰੀਦ ਨੂੰ ਘੋਰ ਤਪੱਸਿਆ ਕਰਦੇ ਕਰਦੇ ਐਡੀ 
ਅਵਸਥਾ ਆ ਗਈ ਕਿ ਸਰੀਰ ਦਾ ਪਿਜਰਾ ਬਣ ਗਿਆ, 
ਮਾਸ ਸੁੱਕ ਗਿਆ। ਉਸ ਵੇਲੇ ਆਪ ਦੇ ਮਨ ਵਿਚ ਥੋੜ੍ਹਾ 
ਜਿਹਾ ਏਸ ਤਰ੍ਹਾਂ ਦਾ ਖਿਆਲ ਆਉਂਦਾ ਹੈ ਕਿ ਹੇ ਪ੍ਰਭੂ ! ਤਨ 
ਤਾਂ ਸੁੱਕ ਗਿਆ, ਲਹੁ ਵੀ ਮੁੱਕਦਾ ਜਾ ਰਿਹੈ ਤੇ ਕਿਤੇ ਐਸਾ 
ਨਾ ਹੋਵੇ ਕਿ ਮੈਨੂੰ ਪ੍ਰਮੈਸ਼ਰ ਨਾ ਮਿਲੇ, ਮੇਰੇ ਕਿਹੋ ਜਿਹੇ ਭਾਗ 
ਨੇ। ਆਪਣੇ ਭਾਗਾਂ ਨੂੰ ਕੋਸਦੇ ਹੋਏ ਇਜ ਫੁਰਮਾਨ ਕਰਦੇ ਨੇ- 
ਧਾਰਨਾ - ਤਨ ਸੁੱਕ ਕੇ ਹੱਡਾਂ ਦੀ ਮੁੱਠੀ ਹੋ ਗਿਆ, 
ਅਜੇ ਵੀ ਨਾ ਰੱਥ ਬਹੜਿਆ -2, 2. 
ਮੇਰੇ ਪਿਆਰੇ, ਅਜੇ ਵੀ ਨਾਂ ਰੱਝ ਬ੍ਹੜਿਆ -2, 2 
ਤਨ ਸ਼ੱਕ ਕੇ ਹੱਡਾਂ ਦੀ ਮੁੱਠ ਹੋਂ -2. 
ਫਗੰਦਾ ਤਨੁ ਸ਼ਕਾ ਪਿੰਜਰ ਥੰਆ ਤਲੀਆਂ ਬੁੰਡਹਿ ਕਾਗ/ 
ਅਜੈ ਸ਼ ਰਥ ਨ ਥਾਹੜਿਓ ਦੇਖੁ ਬੰਦੇ ਕੇ ਭਾਗ # 
ਪੰਨਾ - 3382 


੧3।1018115163160£11131.੮0।੧) 


ਬਾਬਾ ਫਰੀਦ ਜੀ 
ਭਾਰੀ ਸਮੱਸਿਆ ਤੇ ਅੰਦਰ ਸ਼ੌਕ ਹੈ ਕਿ ਜਦੋਂ ਤੱਕ 
ਪ੍ਰਮੇਸ਼ਰ ਨਹੀਂ ਮਿਲਦਾ ਤਦ ਤਕ - 
ਆਗਾਹਾ ਕੂ: ਤਾਂਘ ,ਪਿਛਾ ਫੇਰਿ ਨ ਅਹਡੜਾ 4 
ਪੰਨਾਂ - 17096 
ਅੱਗੇ ਨੂੰ ਪੈਰ ਧਰਨਾ ਹੈ, ਪਿਛੇ ਨੂੰ ਨਹੀਂ ਮੁੜਨਾ। 
ਜੰਥਨ ਜਾਂਦੇ ਨਾਂ ਡਰਾਂ ਜੋ ਸ਼੍ਹ ਪ੍ਰੀਤ ਨ ਜਾਏ# 
ਪੰਨਾਂ - 17379 
ਮੈਂ ਨਹੀਂ ਡਰਦਾ। ਚਲਿਆ ਜਾਵੇ ਜੇ ਜੋਬਨ ਜਾਂਦਾ ਹੈ 
ਪਰ ਮੈਨੂੰ ਮੇਰਾ ਪਿਆਰਾ ਮਿਲ ਜਾਵੇ। ਸੋ ਏਸ ਤਰ੍ਹਾਂ ਦੇ ਨਾਲ 
ਆਪ ਤਪੱਸਿਆ ਕਰਦੇ ਨੇ। ਇਕ ਐਸੀ ਅਵਸਥਾ ਵੀ 
ਫੁਰਮਾਨ ਹੈ ਬਾਣੀ ਵਿਚ - 
ਧਾਰਨਾ - ਓ ਕਾਗਾ, ਏਹ ਦੋਏ ਨੈਣਾਂ ਮੱਤ ਛੇੜਿਓ -2, 2 
ਮੈਨੂੰ ਪਿਰ ਦੇਖਣ ਦੀ ਆਸ਼ -2, 2. 
ਓ' ਕਾਗਾ, 
ਕਾਗਾ ਕਰੰਗ ਢਢੌਲਿਆ ਸ਼ਗਲਾ ਖਾਇਆ ਮਾਸ / 
ਏ' ਦੁਇ ਨੰਨਾ ਮਤਿ ਛੁਹਉਂ ਪਿਰ ਦੇਖਨ ਕੀ ਆਸ॥ 
ਪੰਨਾ - 1382 
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਗਿਆਸੂ 
ਨੂੰ ਰਸਤਾ ਦੱਸਣ ਵਾਸਤੇ ਕਿ ਪ੍ਰੇਮੀਆ! ਐਵੇਂ ਹੀ ਨਾ ਸਮਝ, 
ਸੋਹਲ ਨਾ ਹੋ`ਜਾਵੀਂ। ਅਸੀਂ ਕਿੰਨੇ ਸੋਹਲ ਹੋ ਗਏ, ਕਹਿੰਦੇ 


%। 5320੫ 18£[। 5।੧੬। .। ੬00੧ 


43 


ਪੰਜ ਬਾਣੀਆਂ ਦਾ ਪਾਠ ਕਰੋ, ਬਹੁਤ ਹੈ ਤੁਹਾਡੇ ਵਾਸਤੇ । 
ਅਨੰਦ ਸਾਹਿਬ ਦੀਆਂ ਛੇ ਪਉੜੀਆਂ ਹੀ ਰੱਖ ਦਿੱਤੀਆਂ। ਏਸ 
ਤਰ੍ਹਾਂ ਕਹਿੰਦੇ ਨੇ ਜਿਵੇਂ ਕੈਪਸੂਲ ਲਈਦਾ ਹੈ ਇਸੇ ਤਰ੍ਹਾਂ ਕੋਈ 
ਬਾਣੀ ਦਾ ਵੀ ਬਣਾ ਦਿਓ ਤੇ ਇਕ ਲੈ ਲਿਆ ਤੇ ਉਦੋਂ ਹੀ 
ਛੁਟਕਾਰਾ ਹੋ ਜਾਵੇ। ਏਸ ਤਰ੍ਹਾਂ ਤਾਂ ਨਹੀਂ ਪ੍ਰਮੇਸ਼ਰ ਮਿਲਦਾ 
ਸਾਧ ਸੈਗਤ ਜੀ! ਮਿਹਨਤਾਂ ਕਰਨੀਆਂ ਪੈਦੀਆਂ ਨੇ। ਜਿਹੜੇ 
ਮਿਹਨਤਾਂ ਕਰਦੇ ਨੇ - 
ਜਿਨੀ ਨਾਨ ਧਿਆਇਆ ਗਏ ਮਸ਼ਕਤਿ ਘਾਲਿ॥ 
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ 
ਪੰਨਾਂ - 8 
ਸੋ ਏਸ ਤਰ੍ਹਾਂ ਦੀਆਂ ਘਾਲਨਾਵਾਂ ਮਹਾਰਾਜ ਜੀ ਘਾਲ 
ਹੇ ਨੇ। ਉਹ ਪੂਰਨ ਨੇ, ਆਪ ਪ੍ਰਮੇਸ਼ਰ ਨੇ, ਸਾਹਮਣੇ ਗੱਲ 
ਹੋ ਚੁੱਕੀ ਹੈ, ਅਕਾਲ ਪੁਰਖ ਜੋ ਕਿਸੇ ਨੂੰ ਨਜ਼ਰ ਨਹੀਂ 
ਆਉਂਦਾ- 
ਓਹੁ ਵੇਧੈ ਓਨਾ ਨਦਰਿ ਨ ਆਵੈ ਬਹੁਤਾ ਏਹ ਵਿਡਾਣੁ / 
ਪੰਨਾ - 7 
ਉਹ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਸਾਂਗੋਪਾਂਗ ਹੋਏ 
ਗੱਲ ਕਰ ਰਹੇ ਨੇ ਕਿ ਹੇ ਨਾਨਕ! ਮੈਂ ਪਾਰਬ੍ਰਹਮ ਪ੍ਰਮੇਸ਼ਰ ਤੇ 
ਤੂੰ ਗੁਰੂ ਪ੍ਰਮੇਸ਼ਰ। 
ਭਾਗੀ ਕਗੰ ਤਪਸਿਆ, ਵਡੇ ਭਾਗੂ' ਹਰਿ ਸਿਉਂ ਬਣਿ ਆਈਂ 
ਭਾਈ' ਗੁਰਦਾਸ ਜੀ ਦੰ` ਵਾਰ1,24 


ਕਹਿੰਦੇ, “ਪਾਤਿਸ਼ਾਹ! ਤੁਸੀਂ ਐਡੀਆਂ ਕਰੜੀਆਂ 
ਘਾਲਣਾ ਘਾਲਦੇ ਹੋ ਤੇ ਮੈਂ ਕੈਢੇ ਤੇ ਬੈਠਾ ਹਾਂ।” 

ਕਹਿੰਦੇ, “ਪੁਰਖਾ! ਇਹ ਜਿਹੜੀਆਂ ਮੈਂ ਘਾਲਣਾ ਘਾਲਦਾ 
ਹਾਂ, ਮੈਂ ਇਹ ਆਪਣੇ ਲਈ ਨਹੀਂ ਘਾਲਦਾ, ਇਹ ਧਰਮ ਦਾ ਪੰਥ 
ਚਲਦਾ ਹੈ ਉਨ੍ਹਾਂ ਵਾਸਤੇ ਰਸਤੇ, ਲੀਕਾਂ ਖਿੱਚ ਰਹੇ ਹਾਂ ਅਸੀਂ। 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਕਿਉਂਕਿ ਕਲਜੁਗ ਦਾ ਸਮਾਂ ਹੈ, ਬਦਾ ਐਨਾ ਸੋਹਲ ਹੋ ਜਾਣਾ ਹੈ 
ਕਿ ਰਜਾਈ ਵਲ੍ਹੇਟ ਕੇ ਹੀ ਪਾਠ ਕਰਨਾ ਹੈ, ਉਸ ਦੇ ਵਿਚ ਉੱਘ 
ਆ ਜਾਣੀ ਹੈ, ਫੇਰ ਨੀਂਦ ਆ ਜਾਣੀ ਹੈ।” 

ਪਹਿਲਾਂ ਤਾਂ ਰਜਾਈ ਛੱਡਣੀ ਹੀ ਨਹੀਂ, ਫੇਰ ਨਹਾਉਣ ਤੋਂ 
ਘਬਰਾਉਣਾ ਹੈ; _ਤਤੀਕਸ਼ਾ ਕਿਵੇਂ ਕਰ ਲਵੇਗਾ ? ਹੁਣ ਸਾਡਾ 
ਸਾਰਾ ਪ੍ਰਚਾਰ ਜੋ ਹੈ, ਅਸੀਂ ਕਹਿੰਦੇ ਹਾਂ ਕਿ ਮਹਾਰਾਜ ਜੀ ਨੇ ਹਨ 
ਯੋਗ ਨਹੀਂ ਦੱਸਿਆ। ਉਨ੍ਹਾਂ ਨੇ ਜਿਹੜਾ ਹਠ ਯੋਗ ਨਿਰਾਰਥਕ ਹੈ 
ਉਸ ਨੁੰ ਬੈਦ ਕੀਤਾ ਹੈ, ਘਾਲਣਾ ਨੂੰ ਨਹੀਂ ਬਦ ਕਰਿਆ। ਹਠ 
ਯੋਗ ਦੇ ਵਿਚ ਬੀਬੀ ਪ੍ਰਸ਼ਾਦੇ ਲਾਹੁੰਦੀ ਹੈ - ਲੈਗਰ ਵਿਚ, ਜੇਠ 
ਦਾ ਮਹੀਨਾ ਹੈ, ਲੋਅ ਚੱਲ ਰਹੀ ਹੈ। ਕਿੰਨੀ ਗਰਮੀ ਹੈ। ਜੇ ਹਠ 
ਦੀ ਘਾਲਣਾ ਨਾ ਹੋਵੇ ਤਾਂ ਪ੍ਰਸ਼ਾਦਾ ਨਹੀਂ ਲਹਿ ਸਕਦਾ ਕਿ ਅਸੀਂ 
ਤਾਂ ਜੀ ਸਹਿਜ ਤਪ ਕਰਾਂਗੇ, ਲੈਗਰ ਵਿਚ ਪ੍ਰਸ਼ਾਦਾ ਨਹੀਂ ਅਸੀਂ 
ਲਾਹ ਸਕਦੇ। ਇਹ ਨਹੀਂ ਗੱਲ ਕਰੀ. ਔਖੀ ਤੋਂ ਔਖੀ ਸੇਵਾ ਸਿੱਖਾਂ 
ਨੇ ਕੀਤੀ ਹੈ। 


ਸੋ ਮਹਾਰਾਜ ਜੀ ਕਹਿਣ ਲੱਗੇ, “ਪੁਰਖਾ! ਇਹ ਮੈਂ 


ਰਤ 
ਪਾਤਿਸ਼ਾਹ! ਆਪ ਪਾਣੀ ਵਿਚ ਖੜ੍ਹੇ ਹੋ, ਸੋ ਮੈਨੂੰ ਇਹ ਹੋਇਆ 
ਕਿ ਮੈਂ ਕੰਢੇ ਤੇ ਬੈਠਾ ਰਹਿੰਦਾ ਹਾਂ, ਮੈਂ ਵੀ ਪਾਣੀ ਵਿਚ ਖੜ੍ਹਾਂ। 
ਇਹ ਸੁਣ ਕੇ - 

ਸ਼ੁਨ ਬੋਲੋ ਸ਼ ਪ੍ਰਭ ਕਿਰਪਾਲਾ॥ 

ਹਉਂ ਘਾਲਤ' ਜੋ ਘਾਲ /ਵਿਸਾਲਾ/ 


ਸੋ ਕਹਿੰਦੇ, “ਪੁਰਖਾ ! ਮੈਂ ਇਹ ਸਿੱਖਾਂ ਵਾਸਤੇ ਘਾਲਦਾ 
ਹਾਂ। ਇਹ ਸੁਸਤ ਹੋ ਜਾਣਗੇ, ਕਲਜੁਗ ਦਾ ਜ਼ਮਾਨਾ ਆ 
ਜਾਣਾ ਹੈ, ਰਜ਼ਾਈ ਵਿਚ ਬੈਠੇ ਪਾਠ ਕਰ ਲਿਆ ਕਰਨਗੇ ।” 


ਹੁਣ ਤਾਂ ਉਸ ਤੋਂ ਵੀ ਸੁਖਾਲਾ ਹੋ ਗਿਆ, ਟੇਪ ਲਾ 
ਦਿਓ, ਆਪ ਸੌਂ ਜਾਓ। 


“ਆਤਮ ਮਾਰਗ”, ਮਈ, 2002. 


%। 5320੫ 18£[। 5।੧੬। .। ੬003) 


ਮੈਂ ਇਹ ਸਾਰੀਆਂ ਘਾਲਾਂ ਜਿੰਨੀਆਂ ਵੀ ਹਨ - 


ਅਨਿਕ ਪ੍ਰਕਾਰ ਜੋ ਤਪ ਕਰਨਾ/ 

ਸਭ ਸ਼ਿਖਨ ਨਿਤ ਲਖੋਂ ਅਚਰਨਾ॥। 
ਇਹ ਸਭ ਸਿੱਖਾਂ ਦੇ ਵਾਸਤੇ ਅਸੀਂ ਕਰ ਰਹੇ ਹਾਂ। 

ਜੋ ਮੇਰੇ ਅਹਿ ਸ਼ਰਧਾ ਧਰਗੀ॥ 

ਮਨ ਕਰਿ ਸ਼ਬਦ ਕਮਾਵਨ ਕਰਗੀ / 

ਜਿਹੜੇ ਮੇਰੇ ਵਿਚ ਵਿਸ਼ਵਾਸ ਕਰਨਗੇ ਤੇ 
ਨਾਲ ਸ਼ਬਦ ਦੀ ਅਰਾਧਨਾ ਕਰਨਗੇ, ਮਨ ਨੂੰ 
ਕਰਨਗੇ। 

ਨਾਨਕ ਪੰਛੀ ਜਿਨ ਕੇ ਨਾਮ॥ 

ਜਿਨ੍ਹਾਂ ਨੂੰ ਨਾਨਕ ਪੰਥੀ ਕਹਿੰਦੇ ਹਾਂ। ਅਸੀਂ ਹੀ ਨਹੀਂ 
ਹਾਂ, ਸਾਰਾ ਹਿੰਦੋਸਤਾਨ ਪਿਆ ਹੈ, ਸਾਧ ਸੈਗਤ ਜੀ! ਅਸੀਂ 


ਆਰਤੀ ਹੈ, ਇਤ 
ਵਿਚ ਨਮਾਜ਼ ਪੜ੍ਹਨ ਨੂੰ ਬੁਰਾ ਨਹੀਂ ਕਿਹਾ ਮਹਾਰਾਜ ਜੀ ਨੇ, 
ਪਰ ਉਨ੍ਹਾਂ ਨੇ ਕਿਹਾ ਕਿ ਨਮਾਜ਼ ਵਿਚ ਭਾਵ ਪੈਦਾ ਕਰ ਲਓ । 


ਪਹਿਲਾ ਸ਼ਚ ਹਲਾਲ ਦਾਇ ਤੀਜਾ ਥੈਰ ਖੁਦਾਇ / 
ਚਉਥੀ ਨੀਅਤਿ ਰਾਸਿ ਮਨੁ` ਪੰਜਵੀਂ ਸਿਫਤਿ ਸ਼ਨਾਇ॥ 
ਪੰਨਾ - 347 


੧3।101181151631)60£11131.੮0।੧) 


_ ਐਨਾ ਤਪ ਕਰਕੇ ਅਸੀਂ ਵੰਡ ਜਾਣਾ ਹੈ। ਦਾਨ ਕੀਤਾ 


ਹੈ, ਕਿੰਨਾ ਘਿਓ ਆਇਆ ਹੈ। ਉਥੇ ਲੈਗਰ ਬਦ ਹੋ ਜਾਏਗਾ 
ਕਿਉਂਕਿ ਉਹ ਗੁਰੂ ਨਾਨਕ ਦਾ ਲੰਗਰ ਨਹੀਂ ਰਿਹਾ, ਉਹ 


ਦੇਗ ਤੌਗ ਜਗ ਮੈ ਦੋਊ ਚਲੀ / 
ਰਾਖ ਆਪ ਮਹਿ ਅਉਰ ਨ ਦਲ / 


ਕਂਧ, ਲੋਭ, ਮੋਹ, ਅਹੰਕਾਰ, ਈਰਖਾ, ਨਿੰਦਿਆ, ਚੁਗਲੀ, 
ਬਖੀਲੀ ਸਾਰੇ ਅੰਦਰਲੇ ਦੁਸ਼ਮਣਾ ਦਾ ਖਾਤਮਾ ਕਰਨਾ ਹੈ ਹਰ 
ਵਕਤ - 

ਖਾਲਸਾ ਸੋ ਜੋ ਚੜੈ ਤਰੰਗ॥ 

ਖਾਲਸਾ ਸੋ ਜੋ. ਕਰੈ ਨਿਤ ਜੰਗ / 

ਜਿਹੜਾ ਹਰ ਵਕਤ ਨਾਮ ਦੀ ਤਰੈਗ (ਘੋੜੇ) ਦੇ ਉਤੇ 
ਸਵਾਰੀ ਕਰਦਾ ਹੈ, ਆ ਮਤ 
ਵਕਤ ਜੋਗ ਕਰਦਾ ਹੈ - ਅੰਦਰਲੇ ਦੁਸ਼ਮਣਾਂ ਦੇ ਨਾਲ, ਉਹ 
ਖਾਲਸਾ ਹੈ। 

ਈਸਾ ਜੀ ਨੇ ਆਪਣੇ ਜਾਣ ਸਮੇਂ ਬੇਅੰਤ ਕਸ਼ਟ 
ਸਹਿਆ। ਨਾਲ ਦੇ ਕਹਿੰਦੇ ਤੁਸੀਂ ਸਮਰੱਥ ਪੁਰਸ਼ ਹੋ, ਫੇਰ ਐਨਾ 
ਕਸ਼ਟ ਸਹਿ ਰਹੇ ਹੋ। ਉਹ ਕਹਿੰਦੇ, “ਮੈਂ ਆਪਣੀ ਉਮਤ ਦੇ 
ਪਾਪ ਲੈ ਕੇ ਜਾ ਰਿਹਾ ਹਾਂ! ਇਕ ਜਾਣ ਕੇ ਕਰਨਗੇ, ਇਕ 
ਤੋਂ ਭੁਲ ਭੁਲੇਖੇ ਹੋ ਜਾਣਗੇ। ਮੈਂ ਉਹ ਸਾਰੇ ਪਾਪਾਂ ਦੀ ਸਜ਼ਾ 
ਆਪਣੇ ਸਰੀਰ ਤੇ ਕੱਟ ਕੇ ਜਾਣੀ ਹੈ। 

ਸੋ ਗੁਰੂ ਨਾਨਕ ਪਾਤਿਸ਼ਾਹ ਕਹਿੰਦੇ, ਇਨ੍ਹਾਂ ਨੇ ਸੁਸਤ ਪੈ 
ਜਾਣਾ ਹੈ। ਇਨ੍ਹਾਂ ਵਾਸਤੇ ਅਸੀਂ 20 ਰੁਪਈਏ ਦਾਨ ਦੇ ਦਿਤੇ 
ਜਿਸਦੇ ਅੱਜ ਤੱਕ ਲੈਗਰ ਚੱਲ ਰਹੇ ਨੇ। ਤਪ ਕੀਤਾ ਤਾਕਿ ਸਾਡੇ 
ਵਰਗੇ, ਜਿਹੜੇ ਪੜ੍ਹਦੇ ਹੀ ਨਹੀਂ, ਤੇ ਫੇਲ੍ਹ ਹੀ ਹੁੰਦੇ ਨੇ ਉਨ੍ਹਾਂ ਤੇ 
ਵੀ ਰਹਿਮਤ ਕਰ ਦਿੱਤੀ । ਮਰਦਾਨਾ ਤੇ ਗੁਰੂ ਨਾਨਕ ਪਾਤਿਸ਼ਾਹ 
ਜਾ ਰਹੇ ਨੇ ਕਿ ਜੈਗਲ ਮੁੱਕਣ ਵਿਚ ਨਹੀਂ ਆਉਂਦਾ । ਮਰਦਾਨਾ 
ਕਹਿੰਦਾ, “ਪਾਤਿਸ਼ਾਹ! ਐਡੇ ਵੱਡੇ ਘੋਰ ਵਣ ਦੇ ਵਿਚ ਜਾਂਦੇ ਹੋ। 


%। 53੧0੫ 18£[। 5।੧੬। .। ੬00) 


45 


ਕਿੰਨੇ ਦਿਨ ਹੋ ਗਏ ਚਲਦਿਆਂ ਨੂੰ ।” 
ਕਹਿੰਦੇ, “ਤੈਨੂੰ ਪ੍ਰਸ਼ਾਦੇ ਦੀ ਤਾਂ ਨਹੀਂ ਔਖ ਆਈ ? 
ਜੈਗਲਾਂ ਵਿਚ ਐਨੇ ਫਲ ਨੇ, ਤੂੰ ਖਾਈ ਜਾਹ।” 


ਕਹਿੰਦਾ, “ਪਾਤਿਸ਼ਾਹ! ਐਨੇ ਗਹਿਬਰ ਵਣਾਂ ਦੇ ਵਿਚੋਂ 
ਇਤ ਦਿ ਵਿ 
ਹੋ [ਮੰ 


ਕੇ ਤਕਲੀਫਾਂ ਸਹੀਆਂ ਨੇ, ਭਗਤੀਆਂ ਕੀਤੀਆਂ ਨੇ, ਇਕਾਂਤ 
ਬੈਠੇ ਨੇ, ਇਕਾਗਰ ਚਿੱਤ ਹੋ ਕੇ ਪ੍ਰਭੂ ਦੇ ਦਰਸ਼ਨ ਨੂੰ ਲੋਚਦੇ 
ਨੇ” ਤੇ ਆਪ ਨੇ ਫੁਰਮਾਨ ਕੀਤਾ ਕਿ - 


ਦੇਵਤਿਆ ਦਰਸ਼ਨ ਕੰ ਤਾਈਂ ਦੂਖ' ਡੂਖ ਤੀਰਥ ਕੀਏ / 
ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ / 
ਤਉਓਂ ਕਾਗਣਿ ਸ਼ਾਹਿਬਾ ਰੰਗਿ ਰਤੇ ॥ 
ਤੇਰੇ ਨਾਮ ਅਨੌਕਾ ਰੂਪ ਅਨੰਤਾ ਕਹਣੁ ਨ ਜਾਗੀ ਤੋਰੇ ਗੁਣ ਕੇਤੇ / 
ਪੰਨਾਂ - 358 
ਸਾਰੇ ਦਰਸ਼ਨ ਲੋਚਦੇ ਸੀ ਇਉਂ ਪੜ੍ਹ ਲਓ - 
ਧਾਰਨਾ - ਦੁਖ ਭੁਖ ਤੋ ਪਿਆਸ਼ਾਂ ਸ਼ਹਿ ਕੋ, 


ਦੂੰ ਤੋਂ ਏਕ ਰੂਪ ਹੋਇ ਗਯੋ # 
ਤੇਰੇ ਪਿਆਰ ਵਿਚ ਰੱਤਿਆਂ ਹੋਇਆਂ ਨੇ ਇਹ ਕੈਮ ਕੀਤੇ । 


ਪੰਨਾ - 358 
ਘਰ ਵੀ ਛੱਡ ਦਿੱਤੇ, ਹਾਥੀ, ਘੋੜੇ ਵੀ ਛੱਡ ਦਿੱਤੇ । 
ਭਰਥਰੀ ਨੇ ਹਰੀ,, ਅਰਾਮ ਨਾਲ ਬੈਠਾ ਸੀ ਤਖਤ ਤੇ , ਜਦੋਂ 
ਪ੍ਰਮੇਸ਼ਰ ਦੇ ਮਿਲਣ ਦੀ ਲਾਲਸਾ ਜਾਗੀ, ਘਰ ਛੱਡ ਦਿੱਤਾ, 
ਜੈਗਲ ਵਿਚ ਚਲੇ ਗਏ, ਕਰਪਾੜੀ #ਵਗਧਾ ਵਿਦ ਢਲ ਹਏ` 
ਕਰਪਾਤੀ ਇਹ ਹੁੰਦਾ ਹੈ ਕਿ ਜੇ ਕੋਈ ਦੇ ਗਿਆ ਤਾਂ ਖਾ 
ਲਿਆ, ਬਸਤ੍ਰ ਦੇ ਗਿਆ ਤਾਂ ਪਹਿਨ ਲਿਆ, ਨਹੀਂ ਤਾਂ 
ਦਿਗੀਬਰ ਹੀ (ਨੰਗੇ) ਤੁਰੇ ਫਿਰਦੇ ਨੇ। ਬਾਦਸ਼ਾਹ ਰਾਜ ਦਾ 
ਮਾਲਕ, ਕਿੰਨਾ ਸੁਖ ਰਹਿਣਾ ਤੇ ਕਿਥੇ ਫਿਰ ਰਿਹਾ ਹੈ ਪ੍ਰਮੇਸ਼ਰ 
ਦੇ ਵਾਸਤੇ ਰਾਜਾ ਗੋਪੀ ਚੰਦ ਨੇ ਪਦਮਣੀਆਂ ਰਾਣੀਆਂ ਛੱਡ 
ਦਿੱਤੀਆਂ। 


ਇਬਰਾਹੀਮ ਆਦਮ ਅਫਗਾਨਿਸਤਾਨ ਦਾ ਬਲਖ ਬੁਖਾਰੇ 
ਦੇ ਰਹਿਣ ਵਾਲਾ ਸੀ। ਆਪ ਦੇ ਮਨ ਵਿਚ ਸ਼ੌਕ ਜਾਗਿਆ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਹਸਦੀ ਹੈ ਇਹ ਵੀ ਕੋਈ ਕਾਰਨ ਹੈ। ਕੋਰੜਾ ਰੱਖ ਦਿੱਤਾ, 
ਗਿਆ, ਹੱਸਣ ਦਾ ਨਹੀਂ ਆਇਆ।” 


ਲਿਆ, ਵਜ਼ੀਰ ਬੁਲਾ ਲਏ, ਸਭ ਬੁਲਾ ਲਏ। ਐਡੀ ਸੱਟ ਖਾਧੀ 
ਹਿਰਦੇ ਅੰਦਰ, ਜਿਸ ਨੂੰ ਵੈਰਾਗ ਕਹਿੰਦੇ ਨੇ - ਤੀਬਰ-ਤਰ- 
ਤਮ ਵੈਰਾਗ। ਨੌ ਕਿਸਮ ਦਾ ਵੈਰਾਗ ਹੁੰਦਾ ਹੈ ਤੇ ਸਭ ਤੋਂ 
ਆਖਰੀ ਤੀਬਰ-ਤਰ-ਤਮ ਵੈਰਾਗ ਹੁੰਦਾ ਹੈ। ਸੋ ਵਜ਼ੀਰ ਨੂੰ 
ਸੈਭਾਲ ਕੇ ਸਭ ਕੁਝ ਕਹਿੰਦਾ, “ਹੁਣ ਮੈਂ ਤਾਂ ਅੱਲ੍ਹਾ ਦੀ ਯਾਦ 

ਵਿਚ ਜਾਣਾ ਹੈ, ਅੱਲ੍ਹਾ ਦੇ ਦੀਦਾਰ ਕਰੇ ਤੋਂ ਬਗੈਰ ਨਹੀਂ 


2੩ ੨੩ ਘ-.. 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਕਰਦੇ ਨੇ ਕਿ ਸਾਨੂੰ ਛੋਲੇ ਚੱਬਣ ਨੂੰ ਦੇ ਦਿੰਦਾ ਹੈ ਤੇ ਜੇ 
ਕੋਈ ਆ ਜਾਂਦਾ ਹੈ ਉਨਾਂ ਨੂੰ ਰੋ ਦੇ ਦਿੰਦਾ ਹੈ। ਸਾਨੂੰ 
ਕਹਿੰਦਾ ਧਰਤੀ ਤੇ ਪੈ ਜਾਓ ਤੇ ਉਨ੍ਹਾਂ ਨੂੰ ਮੰਜੇ ਦੇ ਦਿੰਦਾ 


ਰਾਜ ਵਿਚ ਤਾਂ ਸੁਆਦ ਦਿਖਾ ਦਿੰਦਾ ਕੁੜਾ ਸੁਟਣ ਦਾ, ਮੇਰੇ 
ਤੇ ਸੁੱਟ ਦਿੱਤਾ ਕੁੜਾ। ਜੇ ਮੈਂ ਬੈਦਗੀ ਕਰਨ ਆ ਗਿਆ ਤਾਂ 
ਰਾਜਾ ਤਾਂ ਮੈਂ ਹਾਂ ਹੀ, ਰਾਜ ਤਾਂ ਮੈਂ ਛੱਡਿਆ ਨਹੀਂ ਅਜੇ, 
ਮੈਂ ਤਾਂ ਰੱਬ ਨੂੰ ਮਿਲਣ ਆਇਆ ਹਾਂ” 

ਮਾਤਾ ਲੋਈ ਨੇ ਸਾਰੀ ਗੱਲ ਕਬੀਰ ਸਾਹਿਬ ਨੂੰ ਦੱਸ 
ਦਿੱਤੀ ਕਹਿੰਦੇ, “ਅਜੇ ਤਾਂ ਜੀਉਂਦਾ ਹੈ ਲੋਈ! ਇਹ ਤਾਂ 
ਮਰਿਆਂ ਹੋਇਆਂ ਦਾ ਰਾਹ ਹੈ, ਜੀਉਂਦਿਆਂ ਦਾ ਨਹੀਂ। ਮੁਰਦਾ 
ਜਿਹੜਾ ਹੈ ਉਹ ਜੀਉੱਦਾ ਮਰ ਜਾਂਦਾ ਹੈ, ਫੇਰ ਰੱਬ ਦੇ ਘਰ 
ਜੀਉਂਦਾ ਹੋ ਜਾਂਦਾ ਹੈ, ਸਦਾ ਵਾਸਤੇ ਅਮਰ ਜੀਵਨ ਪ੍ਰਾਪਤ 
ਹੋ ਜਾਂਦਾ ਹੈ।” 

ਛੇ ਸਾਲ ਹੋਰ ਲੈਘ ਗਏ। ਕਬੀਰ ਸਾਹਿਬ ਕਹਿੰਦੇ, “ਹੁਣ 
ਕਿਵੇਂ ਲਗਦਾ ਹੈ ?” 


੧3।101181151631)62£11131.੮0।੧) 


ਨੱਚਣ ਲੱਗ ਗਿਆ, ਵਜਦ ਵਿਚ ਆ ਗਿਆ। ਉਸ 
ਵੇਲੇ ਮਾਤਾ ਜੀ ਨੇ ਦੱਸਿਆ ਕਬੀਰ ਸਾਹਿਬ ਨੂੰ ਕਿ ਉਹ ਤਾਂ 
ਨੱਚੀ ਜਾਂਦਾ ਹੈ, ਪੈਰ ਨਹੀਂ ਲਗਦਾ ਉਸ ਦਾ ਧਰਤੀ ਤੇ, 
ਐਸੀ ਕਰੈਟ ਉਸ ਦੇ ਅੰਦਰ ਪੈਦਾ ਹੋਈ-ਹੋਈ ਹੈ ਕਿ ਉਸ 


ਕਬੀਰ ਸਾਹਿਬ ਗਏ, ਜਾ ਕੇ ਬੁੱਕਲ ਵਿਚ ਲੈ ਲਿਆ। 
ਉਪਦੇਸ਼ ਕਰ ਦਿੱਤਾ- 
ਜਿਸ਼ ਨੇ ਦਇਆਲੁ ਹੋਵੈ ਮੇਰਾ ਸੁਆਮੀ 


ਪੂਰਾ ਕਰ ਦਿੱਤਾ। ਸੋ ਮਹਾਰਾਜ ਜੀ ਕਹਿੰਦੇ, ਘਰ ਬਾਰ ਛੱਡ 
ਕੋ ਗਏ - 
ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ਼ ਗਏ / 
ਪੀਰ ਪੇਕਾਂਬਰ ਸ਼ਾਲਿਕ ਸ਼ਾਦਿਕ ਛੋਡੀ ਦੁਨੀਆ ਥਾਇ ਪਏ/ 
ਪੰਨਾ - 358 
ਦੁਨੀਆਂ ਨੂੰ ਛੱਡ ਦਿੱਤਾ। ਇਕ ਦੁਨੀਆਂ ਦੇ ਵਿਚ ਰਹਿ 
ਕੇ ਦੁਨੀਆਂ ਨੂੰ ਛੱਡਣਾ ਹੈ, ਇਕ ਦੁਨੀਆਂ ਤੋਂ ਕਿਨਾਰਾ ਕਸ਼ੀ 
ਕਰਕੈ ਦੁਨੀਆਂ ਨੂੰ ਛੱਡਣਾ ਹੈ। 


ਸ਼ਾਦ ਸ਼ਹਜ ਸ਼ਖ ਰਸ਼ ਕਸ਼ ਤਜੀਅਲੇ 
ਕਾਪੜ ਛੱਡੋ ਚਮੜ ਲੀਏ ॥ ਪੰਨਾਂ - 358 
ਫੇਰ ਨਹੀਂ ਉਹ ਕਹਿੰਦੇ ਕਿ ਸਬਜ਼ੀ ਵਿਚ ਲੁਣ ਹੋਰ ਪਾ 
ਦੇ, ਫੇਰ ਨਹੀਂ ਕਹਿੰਦੇ ਤੜਕਾ ਲਾ ਕੇ ਦੇਹ। ਇਹ ਸਾਰੀਆਂ 
ਚੀਜ਼ਾਂ ਜੀਉਂਦਿਆਂ ਦੀਆਂ ਨੇ । ਜਦੋਂ' ਦੁਜੇ ਪਾਸੇ ਜੀਉਂਦਾ ਹੋ 
ਜਾਂਦਾ ਹੈ ਫੇਰ ਇਹ ਰਸ-ਕਸ ਛੱਡ ਜਾਂਦਾ ਹੈ। ਅੰਦਰ ਹੀ 
ਐਨਾ ਜਬਰਦਸਤ ਰਸ ਹੁੰਦਾ ਹੈ ਕਿ ਦੁਨਿਆਵੀ ਰਸ ਦੀ ਲੋੜ 
ਹੀ ਨਹੀਂ ਰਹਿੰਦੀ। ਸਭ ਸੁਆਦ ਛੱਡ ਦਿੰਦਾ ਹੈ। ਸੁਖ ਵੀ ਛੱਡ 
ਦਿੰਦਾ ਹੈ, ਕੱਪੜੇ ਵੀ ਛੱਡ ਦਿੰਦੈ ਤੇ ਚਮੜੀਆਂ ਪਾ ਲਈਆਂ, 
ਖੱਲਾਂ ਪਹਿਨ ਲਈਆਂ - 
ਦੁਖੀਏ ਦਰਦਵੰਦ ਦਰਿ ਤੇਰੈ ਨਾਮ ਰਤੇ ਦਰਵੇਸ਼ ਭਏ / 
ਪੰਨਾਂ - 358 
ਨਾਮ ਦੇ ਪਿਆਰ ਵਿਚ ਆਏ ਹੋਏ ਫੇਰ ਲੋਕ ਉਨ੍ਹਾਂ ਨੂੰ 
ਦਰਵੇਸ਼ ਕਹਿੰਦੇ ਨੇ। 
ਖਲੜੀ ਖਪਗੀ`_ ਲਕੜੀ ਚਮੜੀ ਸਿਖਾ ਸੂਤ ਧੋਤੀ` ਕੀਨ / 
ਪੰਨਾ - 358 
ਹੇ ਸਾਹਿਬਾ! ਤੈਨੂੰ ਰਿਝਾਉਣ ਵਾਸਤੇ ਬੇਅੰਤ ਕਿਸਮ ਦੇ 
ਭੇਖ ਕਰੇ ਨੇ। 
ਤੂੰ ਸਾਹਿਲ਼ ਹਉਂ ਸ਼ਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਗ਼ੀ/ 
ਪੰਨਾ - 358 
ਮੈਂ ਵੀ ਤੇਰਾ ਇਕ ਸਵਾਂਗੀ ਹਾਂ। ਸਵਾਂਗ ਤਾਂ_ਸਾਰੇ ਹੀ 
ਹੁੰਦੇ ਨੇ, ਕੱਪੜੇ ਸਾਰੇ ਲਾਹ ਦਿਓ ਇਹ ਵੀ ਭੇਖ ਹੈ, ਕੱਪੜੇ 
ਪਾ ਕੇ ਸਿਰ ਦੇ ਉਤੇ ਪਟਕਾ ਬੰਨ੍ਹ ਲਓ, ਉਹ ਵੀ ਭੇਖ ਬਣ 
ਜਾਂਦਾ ਹੈ, ਕੁਝ ਕਰ ਲਓ, ਉਹ ਭੇਖ ਹੀ ਬਣ ਜਾਂਦਾ ਹੈ। 


%। 5320੫ 18£[। 5।੧੬। .। ੬00੧ 


47 


ਨਿੰਦ 
ਨੇ ਬੜੀਆਂ 
ਦੇ 


ਸੋ ਕਹਿਣ ਲੱਗੇ, “ਮਰਦਾਨਿਆ! ਜੋਗਲਾਂ ਨੂੰ 
ਇਨ੍ਹਾਂ ਦੇ ਵਿਚ ਆ ਕੇ ਪ੍ਰਭੂ ਦੇ ਪਿਆਰਿਆਂ 
ਭਾਰੀਆਂ ਤਪੱਸਿਆਵਾਂ ਕੀਤੀਆਂ ਨੇ ਤੋਂ ਪ੍ਰਭੂ 
ਪਰਵਾਣ ਹੋਏ ਨੇ ।” 
ਜਿਨ੍ਹਾਂ ਨੇ ਵੀ ਘਾਲਣਾ ਘਾਲੀਆਂ ਨੇ ਉਹ ਸੈਸਾਰ ਦੇ 
ਤਾਰਕ ਜਹਾਜ ਬਣ ਗਏ ਨੇ - 
ਧਾਰਨਾ - ਜਿਨ੍ਹਾਂ ਘਲੀਆਂ ਮੁਸ਼ਕਤਾਂ ਭਾਗੀ, 
ਦੁਨੀਆਂ ਉਨ੍ਹਾਂ ਪਿਛੋ ਸ਼ੱਟਤੀ -2, 2. 
ਪਿਆਰਿਓ, ਦੁਨੀਆ ਉਨ੍ਹਾਂ ਪਿਛੋਂ ਸੱਟਤੀ -2, 2. 
ਜਿਨ੍ਹਾਂ ਘਲੀਆਂ ਮੁੱਸ਼ਕਤਾਂ ਭਾਗੀ,.... -2. 
ਜਿਨੀ ਨਾ ਧਿਆਇਆ ਗਏ ਮਸ਼ਕਤਿ ਘਾਲਿ ॥ 
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ 
ਪੰਨਾਂ - 8 
ਇਕ ਦੇ ਬਧਨ ਨਹੀਂ ਛੁੱਟੇ, ਹਜ਼ਾਰਾਂ, ਲੱਖਾਂ, ਕਰੋੜਾਂ ਦੇ 
ਬਧ ਛੁੱਟ ਗਏ, ਉਨ੍ਹਾਂ ਦੇ ਪਿਛੇ ਲੱਗ ਕੇ, ਜਿਨ੍ਹਾਂ ਨੇ ਮੁੱਸ਼ਕਤਾਂ 
ਘਾਲੀਆਂ ਨੇ, ਨਾਮ ਜਪਿਆ ਹੈ। 
ਵਾਦ ਦਾ ਆ 


(ਪੰਨਾ 40 ਦੀ ਬਾਕੀ) 
ਇਹ ਤਿੰਨੇ ਹੁਕਮ ਵਿਚ ਹਨ, ਅਕਾਲ ਪੁਰਖ ਦੇ ਕਰਿਦੇ 
ਹਨ, ਮੁਲਾਜ਼ਮ ਹਨ। 
ਜਿਵ ਤਿਸ਼ ਭਾਵੈ ਤਿਵੈ ਚਲਾਵੈ ਜਿਵ ਹੋਵੈ ਫਰਆਾਣੁ # 
ਓਹ ਵੇਖੈ ਓਨਾ ਨਦਰਿ ਨ ਆਵੈ ਬ੍ਰਤਾ ਲੇਹ ਵਿਡਾਣੁ / 
ਪੰਨਾ - 7 
ਹਰਖੋਵਾਲ ਵਾਲੇ ਸੈਤ ਮਨਜੀਤ ਸਿੰਘ ਜੀ ਮੈਨੂੰ ਇਕ 
ਤਸਵੀਰ ਹੱਥਾਂ ਦੀ ਬਣਾਈ 4 %2.5 ਸਾਈਜ਼ ਦੀ ਦੇ ਕੇ 
ਗਏ, ਹੇਠਾਂ ਲਿਖਿਆ ਹੈ। 

'ਸੀ ਮਾਨ 108 ਬ੍ਰਹਮਗਿਆਨੀ ਸੈਤ ਬਾਬਾ ਜਵਾਲਾ 
ਸਿੰਘ ਜੀ ਹਰਖੋਵਾਲ ।” 

'ਬ੍ਹਮਗਿਆਨੀ” ਜੋ ਬ੍ਰਹਮ ਵਿਚ ਇਕਮਿਕ ਹੋ ਗਿਆ, 
ਬਹੁਤ ਵੱਡੀ ਉਪਮਾ ਹੈ। 108 ਸ਼ਿਵ ਰੁਪ 8 ਸਿੱਧੀਆਂ 
ਵਾਲੀਆਂ, 100% ਪੂਰਨ ਯੋਗੀ। ਕਹਿਣਾ ਤੇ ਲਿਖਣਾ, 
ਬ੍ਹਮਰਿਆਨੀ ਨੂੰ ਨੀਵੇਂ ਪਦ ਤੇ ਲਿਆਉਣ ਤੁਲ ਹੈ। 

ਕਾਲ ਪਾਏ ਸ਼ਿਵਨੂ` ਅਵਤਰਾ ॥ 
ਤੋਂ ਵਿਰੁੱਧ ਅਕਾਲਪੁਰਖ ਦੇ ਉਪਾਸ਼ਕ ਹਨ। 
ਜਨਮ ਮਰਣ ਦੁਹਹੂ ਮਹਿ ਨਾਗੀ ਜਨ ਪਰਉਪਕਾਗੀ ਆਏ ॥ 
ਪੰਨਾਂ - 749 
ਮੋਰੀ ਬੁੱਧ ਅਨੁਸਾਰ ਇਹ 108 ਦੀ ਵਿਚਾਰ ਹੈ। 
1008 ਦੀ ਵਿਚਾਰ ਅਗਲੇ ਲੇਖ ਵਿਚ ਲਿਖਾਂਗਾ। 


ਦੇ ਅਦਾ 


“ਆਤਮ ਮਾਰਗ”, ਮਈ, 2002 


੧3।101181151631)60£11131.੮0।੧) 


ਕਾਵਿ ਕਿਆਰੀ 


“ਪਿਆਰ ਦੀ ਮੂਰਤ” 
ਰਘਬੀਰ ਸਿੰਘ “ਚੀਮਾ” 
ਕਿਸ ਕੋਲ ਕਰਾਂ ਤੇਰਾ ਇਜ਼ਹਾਰ ਬਾਬਾ, 
ਹਰ ਇਕ ਦੇ ਨਾਲ ਸੀ ਤੇਰਾ ਪਿਆਰ ਬਾਬਾ। 
ਪੂਰਨ ਸੈਤ ਸੀ, ਦਇਆ ਦੀ ਤੇਰੀ ਮੂਰਤ, 
ਸੀ ਵਰਿਆਮ ਤੇ ਨਾਮ “ਵਰਿਆਮ” ਬਾਬਾ। 
ਚੁੱਪ ਕੀਤੇ ਹੀ ਭਾਣਾ ਵਰਤਾ ਗਇਓ, 
ਆਵੇ ਯਾਦ, ਤੇਰੀ ਬਾਰ ਬਾਰ ਬਾਬਾ । 
ਝੜੀ ਨੈਣਾਂ 'ਚੋਂ ਸ਼ਰਧਾਲੂਆਂ ਦੇ ਵਗੀ ਜਾਵੇ, 
ਨਾਲੇ ਆਖੀ ਜਾਵਣ, ਅਮਰ ਰਹਿਣ ਬਾਬਾ। 
ਪੂਜਣ ਯੋਗ ਸੀ ਤੂੰ , ਸੋਹਣਾ ਸਖਸ਼ ਬਾਬਾ। 
ਦੁਖੀ ਦਰਦਮੰਦਾਂ ਦੇ, ਦਿਲ ਦੀ ਸੀ ਧੜਕਣ, 
ਝੁਕ ਝੁਕ ਕਰਨ ਸਾਰੇ ਤੇਨੂੰ ਨਮਸਕਾਰ ਬਾਬਾ। 
ਨਹੀਂ ਭੁੱਲਣਗੇ, ਕਦੇ ਵੀ ਗੁਜਰਾਤੀ, 
ਕੀਤੇ ਉਨ੍ਹਾਂ ਤੇ, ਜੋ ਉਪਕਾਰ ਬਾਬਾ । 
ਤੇਰੇ ਦਿਲ 'ਚ ਸੀ, ਵਾਸਾ ਇਨਸਾਨੀਅਤ ਦਾ, 
ਸਾਰੇ ਧਰਮਾਂ ਨੂੰ ਤੂੰ ਕੀਤਾ ਪਿਆਰ ਬਾਬਾ। 
ਰੱਜ ਰੱਜ ਕੇ ਨਾ ਤੈਨੂੰ ਦੇਖ ਹੋਇਆ, 
ਦੋ ਵਾਰ ਹੀ ਹੋਇਆ ਦੀਦਾਰ ਬਾਬਾ । 
ਬਰਮਿੰਗਮ ਤੇ ਲੈਡਨ 'ਚ ਹੋਏ ਦਰਸ਼ਨ, 
ਉਪਜਿਆ ਦਿਲ 'ਚ ਬੜਾ ਸਤਿਕਾਰ ਬਾਬਾ। 
ਤੁਸੀਂ ਆਖਿਆ ਸੀ, ਜਪੋ ਸਤਿਨਾਮ ਬਾਬਾ 
ਨਹੀਂ ਭੁਲਾਂਗੇ ਤੇਰਾ ਪੈਗਾਮ ਬਾਬਾ। 
“ਆਤਮ ਮਾਰਗ” ਨੂੰ ਰਹਾਂਗੇ ਸਦਾ ਪੜ੍ਹਦੇ 
ਤੇਰੀ ਮਿਹਰ ਹੋਵੇ ਮੇਰੇ “ਵਰਿਆਮ ਬਾਬਾ” 


ਇਤ ਦ੍ਆੰ 


ਸ਼ਰਧਾ ਦੇ ਫੁੱਲ 
ਅਵਤਾਰ ਸਿੰਘ 

ਧਰਤੀ ਰਤਵਾੜੇ ਦੀ ਸੋਹਣੀ ਜਿਸਨੂੰ ਭਾਗ ਸੈਤਾਂ ਨੇ ਲਾਏ 

ਸਿੱਖੀ ਦਾ ਕੇਂਦਰ ਜੋ, ਅੱਜ ਜੱਗ ਨੂੰ ਪਇਆ ਰੁਸ਼ਨਾਏ 

ਜਿੱਥੇ ਅੱਕ ਅਤੇ ਪਲਾਹ ਉਗਦੇ ਸੀ, ਉਥੇ ਫੁੱਲ ਬੂਟੇ ਉਗਮ ਆਏ 

ਰੇਤੇ ਵਾਲੇ ਟਿੱਬੇ ਚੁੱਕ ਕੇ, ਹੁਣ ਸੈਦਰ ਸੋਹਣੇ ਮੰਦਿਰ ਆਣ ਬਣਾਏ 

ਪਹਿਲਾਂ ਭੁੱਖ ਵਸਦੀ ਸੀ ਏਥੇ, ਹੁਣ ਅੱਠੇ ਪਹਿਰ ਲੈਗਰ ਚਲਾਏ। 

ਧਰਤੀ ਰਤਵਾੜੇ ਦੀ ਸੋਹਣੀ ਜਿਸ ਨੂੰ ਭਾਗ ਸੈਤਾਂ ਨੇ ਲਾਏ 


“ਆਤਮ ਮਾਰਗ”, ਮਈ, 2002. 


%। 5320੫ 18£[। 5।੧੬। .। ੬003) 


ਜਿਥੋਂ ਦਿਨੇ ਵੀ ਕੋਈ ਲੈਘਦਾ ਨਾ, ਅੱਜ ਹਰ ਵੇਲੇ ਰੌਣਕਾਂ ਲੱਗਣ 
ਪਰਵਾਹ ਬਾਣੀ ਦਾ ਪਇਆ ਚਲਦਾ, ਕਥਾ ਕੀਰਤਨ ਦੇ ਰਾਗ ਨੇ ਅਲਾਏ 
ਇਨ੍ਹਾਂ ਸੁਨ-ਸਾਨ ਟਿੱਬਿਆਂ ਨੂੰ, ਸੈਤਾਂ ਨੇ ਤੀਰਥ ਅੱਜ ਬਣਾਇਆ। 
ਕਈਆਂ ਦੁਖੀਆਂ ਦੇ ਦੁੱਖ ਟੁੱਟ ਗਏ, ਜੀਹਨੇ ਸ਼ਰਧਾ ਨਾਲ ਸੀਸ ਝੁਕਾਇਆ। 
ਰਤਵਾੜਾ ਸਾਹਿਬ ਤਾਂ ਬੈਕੈਠ ਬਣਿਆ, ਨਾਮ ਬਾਣੀ ਦੇ ਰਾਗ ਅਲਾਏ। 
ਸੈਤ, ਗੁਰਮੁਖ, ਬ੍ਰਹਮਗਿਆਨੀ, ਪੀਰ ਫਕੀਰ ਇਹ ਗੁਰੂ ਦਾ ਪਿਆਰਾ 
ਰੱਬ ਦੀ ਜਾਹਰਾਂ ਮੂਰਤ ਇਹ, ਦਿਲਾਂ ਦਾ ਦਿਲਬਰ, ਗਰੀਬਾਂ ਸਹਾਰਾ 
ਕੀਤੇ ਪਰਉਪਕਾਰਾਂ ਨੂੰ, ਸਾਰਾ ਜਗਤ ਹੀ ਅੱਜ ਪਇਆ ਸਲਾਹੇ 
ਦਾਤ ਅੰਮ੍ਰਿਤ ਦੀ ਵੇਡੀ ਰੱਜ ਕੇ, ਕਈ ਟੁੱਟਿਆਂ ਨੂੰ ਰੱਬ ਵਲ ਲਾਇਆ 
ਜਿਹੜੇ ਮਾਸ ਤਮਾਕੂ ਖਾਂਦੇ, ਸ਼ਰਾਬੀਆਂ ਨੂੰ ਵੀ ਰਾਹੇ ਪਾਇਆ 
ਜੱਗ ਆਪਣਾ ਬਣਾ ਕੇ ਜਿੱਤਿਆ, ਐਸੇ ਪਿਆਰੇ ਬਚਨ ਅਲਾਏ 
ਤੇਰੇ ਭਰੇ ਭੰਡਾਰੇ `ਚੋਂ ਸਾਰੇ ਰੱਜ ਕੇ ਝੋਲੀਆਂ ਭਰਦੇ 
ਸੋਹਣੇ ਮੁਖ ਤੋਂ ਬਾਣੀ ਸੁਣ ਕੇ ਮੇਰੇ ਵਰਗੇ ਵੀ ਪਾਪੀ ਤਰਦੇ 
ਨਾਮ ਦੇ ਜਹਾਜ਼ੇ ਜੀ, ਚੜ੍ਹ ਗਏ, ਜੋ ਵੀ ਤੇਰੀ ਸ਼ਰਨੀ ਆਏ 
ਭਾਗਾਂ ਵਾਲੀਏ ਸੈਗਤੇ ਨੀ, ਮਸਤਕ ਨੂੰ ਧੂੜ ਸੈਤਾਂ ਦੀ ਲਾਓ 
ਮੈਗਜ਼ੀਨ ਅਤੇ ਲੰਗਰਾਂ ਦੀ, ਸੇਵਾ ਰੱਜ-ਰੱਜ ਆਪ ਕਮਾਓ 
ਝੂਠੇ ਧੰਦਿਆਂ ਨੂੰ ਆਉ ਛੱਡ ਕੇ, ਪਾਰ ਹੋਉ ਜਿਹੜਾ ਬਚਨ ਕਮਾਏ। 


ਉਹ ਤਾਂ ਜੋਤ ਅਲਾਹੀ ਸੀ ਜਿਹੜੀ ਜਗਾ ਗਈ ਪਿਆਰ ਦੀ ਆਸਾ। 
ਸਾਥੋਂ ਸਰਗੁਣ ਵਿਛੜ ਗਏ ਹੁਣ ਨਿਰਗੁਣ ਹੋ ਕੇ ਦਿਉ ਦਿਲਾਸਾ। 
ਸੁਰਤ ਸ਼ਬਦ ਨਾਲ ਜੋੜੀ ਸੀ ਨਾਮ ਜਪਾਉਂਦੇ ਨਾਲ ਸੂਸਾ। 
ਉਹ ਤਾਂ ਜੋਤਿ ਅਲਾਹੀ ਸੀ ਜਿਹੜੀ ਜਗਾ ਗਈ ਪਿਆਰ ਦੀ ਆਸਾ। 
ਦਿਆਲੂ ਕ੍ਰਿਪਾਲੂ ਸੀ, ਬਿਪਤਾ ਪਈ ਤੇ ਨਾਲ ਖੜੋਂਦੇ। 
ਨਾ ਢਾਂਹੋ ਢੇਰੀ ਗੁਰੂ ਪਿਆਰਿਓ, ਰੇਂਦਿਆਂ ਨੂੰ ਚੁੱਪ ਕਰਵਾਉਂਦੇ। 
ਭਲਾ ਸਰਬਤ ਦਾ ਲੋਚਦੇ ਸੀ ਜਗ 'ਚ ਹੋਵੇ ਸੁੱਖ ਸ਼ਾਂਤੀ ਦਾ ਵਾਸਾ। 
ਉਹ ਤਾਂ ਜੋਤਿ ਅਲਾਹੀ ਸੀ ਜਿਹੜੀ ਜਗਾ ਗਈ ਪਿਆਰ ਦੀ ਆਸਾ। 
ਰਹਿਮਤ ਦੇ ਰਹਿਬਰ ਸੀ, ਬਖਸੀਸਾਂ ਦੇ ਭਰੇ ਖਜ਼ਾਨੇ। 
“ਮਹਾਰਾਜ” ਵਰਗੇ ਲੱਭਿਆਂ ਨਹੀਂ ਲੱਭਣੇ ਇਸ ਸਦੀ ਤੇ ਇਸ ਜ਼ਮਾਨੇ। 
ਭਰਪੂਰ ਸਿਘ ਨਹੀਂ ਕਹਿੰਦਾ ਇਕੱਲਾ, ਕਹਿੰਦਾ ਏ ਜੱਗ ਸਾਰਾ। 
ਸੱਤ ਚਿੱਤ ਆਨੰਦ ਦਾ ਕਰ ਗਏ “ਆਤਮ ਮਾਰਗ” 'ਚ ਖੁਲਾਸਾ। 
ਉਹ ਤਾਂ ਜੋਤਿ ਅਲਾਹੀ ਸੀ ਜਿਹੜੀ ਜਗਾ ਗਈ ਪਿਆਰ ਦੀ ਆਸਾ। 
ਸਾਥੋਂ ਸਰਗੁਣ ਵਿਛੜ ਗਏ ਹੁਣ ਨਿਰਗੁਣ ਹੋ ਕਿ ਦਿਓ ਦਿਲਾਸਾ। 
ਇੰਜ. ਭਰਪੂਰ ।ਨਿੰਘ ਰਾਜਪੁਰਾ / 


੧3।10181151631)60£11131.੮0।੧) 


ਦੇਨੂ ਵਿੱਠੀਮਂ 


(ਲੜੀ ਜੌੜਨ ਲਈ ਦੇਖੋ, ਅਪ੍ਰੈਲ ਅੰਕ, ਪੰਨਾ-13) 
ਅਕਾਲੀ ਜੋਤ ਦੇ ਦਰਸ਼ਨ 

ਪਰ ਮੈਨੂੰ ਹੁਣ ਇਸ ਆਸ਼ਾ ਤੋਂ ਭੀ ਨਿਰਾਸਤਾ ਹੋ ਗਈ 
ਕਿ ਮੇਰੇ ਭਾਗ ਕਿਥੇ ਜੋ ਐਸੇ ਉੱਚ ਦਰਸ਼ਨਾਂ ਦਾ ਪਾਤਰ ਬਣ 
ਸਕਾਂ। ਮੈਂ ਅਤਿ ਨਿਮੋਂਝੁਣਾ ਜਿਹਾ ਹੋ ਗਿਆ, ਪਰ ਇਸ 
ਨਿਰਾਸਤਾ ਵਿਚ ਵੀ ਅਜਪਾ ਜਾਪ ਜਿਉਂ ਦਾ ਤਿਉਂ ਜ਼ੋਰਾਂ 


ਨਹੀਂ ਸੀ। ਇਸ ਨਿਮਰਤਾ ਵਾਲੀ ਨਿੱਸਲ ਪਰ ਸਾਵਧਾਨਤਾ 
ਦੀ ਹਾਲਤ ਵਿਚ ਥੋੜੇ ਹੀ ਚੱਕਰ ਫਿਰੇ ਹੋਣਗੇ ਕਿ ਚਾਣਚਕ 
ਅਚਿੰਤਾ ਹੀ ਮੇਰੇ ਘਟ ਅੰਦਰ ਜੋਤ ਦਾ ਪ੍ਰਕਾਸ਼ ਆਣ 
ਲਿਸ਼ਕਿਆ। ਜਦੋਂ ਹੀ ਮੈਂ ਆਪਣੇ ਅੰਦਰ ਠੰਢਾ ਠਾਰ ਚਾਨਣਾ 
ਢਲਕਦਾ, ਡਲ੍ਹਕਦਾ ਪੇਖਿਆ ਤੇ ਸਾਂਗੋ_ਪਾਂਗ ਪੇਖਿਆ ਤਾਂ 
ਮੈਥੋਂ ਝਾਲ ਝੱਲੀ ਨਾ ਗਈ। ਮੇਰੀਆਂ ਕਿਲਕਾਰੀਆਂ, ਮੇਰੀਆਂ 
ਚੀਕਾਂ ਨਿਕਲ ਚਲੀਆਂ। ਮੈਂ ਹੌਲਾ ਫੁੱਲ ਵਰਗਾ ਹੋ ਗਿਆ। 
ਅਚਰਜ ਸੁਆਦ ਦਾਰ ਅਕਹਿ ਅਸਹਿ ਮਿਠਾਸ ਦੀ ਦਮਕ 
ਵਾਲਾ ਪ੍ਰਕਾਸ਼ ਜੋਤ ਸਰੂਪੀ ਝਿਲਮਿਲਕਾਰ-ਜਦ ਮੈਂ ਦੂਜੀ ਵਾਰੀ 
ਝਾਤਦੀ ਮਾਰ ਕੇ ਅੰਤਰ ਬਾਹਰ ਸਾਰੀ ਕੋਠੀ ਦੇ ਅੰਦਰ 
ਪਸਰਿਆ ਹੋਇਆ ਦੇਖਿਆ, ਮੇਰੀਆਂ ਅੱਖਾਂ ਮਿਚ ਗਈਆਂ। 


ਮੈਨੂੰ ਹੁਣ ਕੀ ਦਿਸੇ ਕਿ ਮੇਰਾ ਸਰੀਰ ਹੁਣ ਇਕ ਸੇਜਾ; 
ਦਿੱਬ ਜੋਤ ਸਰੂਪੀ ਜਗ ਮਗੈਤੀ ਸੇਜ ਬਣਿਆ ਹੋਇਆ ਹੈ ਅਤੇ 
ਸੇਜ ਦੇ ਉਪਰ ਮਹਾਂ ਪਰਬਲ ਪ੍ਰਕਾਸ਼ ਸਰੂਪ ਅਝੱਲ ਅਨੰਦ 
ਸਰੂਪ ਭੋਗ ਕਰ ਰਿਹਾ ਹੈ; ਜਿਸ ਦਾ ਸੁਆਦ ਮੋਥੋਂ ਝਲਿਆ 
ਨਾ ਜਾਵੇ, ਪਰ ਛਡਿਆ ਭੀ ਨਾ ਜਾਵੇ । ਮੇਰੀਆਂ ਅੱਖਾਂ ਭਾਵੇਂ 
ਮੀਚੀਆਂ ਹੋਈਆਂ ਸਨ, ਪਰ ਪ੍ਰਕਾਸ਼ ਮਹਾਂ ਜੋਤੀ ਸਰੂਪ ਦਾ 
ਮੈਨੂੰ ਸਾਖਸ਼ਾਤ ਮੇਰੇ ਅੰਦਰ ਬਾਹਰ ਦਿਸੇ। ਮੇਰੇ ਇਨ੍ਹਾਂ ਦੋਇ 
ਨੈਣਾਂ ਤੋਂ ਬਿਨਾਂ ਮੈਨੂੰ ਹੋਰ ਅੰਤੀਵੀ ਦਿਬ ਲੋਇਣ ਅਚਰਜ 


%। 53੧0੫ 18£[। 5।੧੬। .। ੬00) 


49 


ਭਾਈ ਸ਼ਾਹਿਬ ਭਾਈ ਰਣਗੀਰ ਸਿੰਘ ਜੀ 


ਦਿਬ ਦ੍ਰਿਸ਼ਟੀ ਵਾਲੇ ਲਗ ਗਏ। ਇਹ ਅਲੌਕਿਕ ਕਉਤਕ ਮੈਥੋਂ 
ਸਹਾਰਿਆ ਨਾ ਜਾਵੇ । ਮੈਂ ਜਾਪ ਬਦ ਕਰਨ ਦੀ ਬਥੇਰੀ ਕੋਸ਼ਿਸ਼ 
ਕਰਾਂ ਕਿ ਮਤਾਂ ਇਸ ਦੇ ਬਦ ਕਰੇ ਤੇ ਮੈਨੂੰ ਕੁਝ ਜਰਾ ਕੁ 
ਸਹਾਰਾ ਆਵੇ, ਪਰ ਕਿਥੋਂ! ਹੁਣ ਉਹ ਜਾਪ ਭੀ ਦਿੱਬ 
ਆਤਮੀ ਸੁਤੇ ਅਭਿਆਸ ਬਣ ਗਿਆ। ਰੋਕਿਆ ਹੋਇਆ ਰਕੇ 
ਹੀ ਨਾ। ਸੁਆਸਾਂ ਦਾ ਜ਼ੋਰ, ਚਮਤਕਾਰੀ ਹੁਲਾਰਿਆਂ ਵਾਲਾ 
ਅਨੰਦ ਰਹੱਸੀ ਅਭਿਆਸ ਅਜਬ ਰੈਗਾਂ ਤੇ ਤਰੈਗਾਂ ਵਿਚ 
ਤੁਰਿਆ ਹੋਇਆ ਸੀ। ਜਿਉਂ ਜਿਉਂ ਮੈਂ ਉਸ ਵਲ ਧਿਆਨ 
ਬ੍ਰਤਿ ਹੋਵਾਂ, ਤਿਉਂ ਤਿਉਂ ਪਰਮ ਵਿਸਮਾਦ ਵਿਚ ਸਮਾਉਂਦਾ 
ਜਾਵਾਂ। ਮੇਰਾ ਹਿਰਦਾ ਕੰਵਲ ਖਿੜਿਆ ਪਿਆ ਤੇ ਪ੍ਰਕਾਸ਼ 
ਨਾਲ ਨੁਰੋ ਨੁਰ। ਹਲਕਾਪਨ ਐਹਾ ਜਿਹਾ ਕਿ ਉਡ ਉਡ 
ਜਾਵਾਂ। ਮਸਾਂ ਰੋਕ ਰੋਕ ਰਖਾਂ। ਬੇਨਤੀਆਂ ਕਰ ਕਰ ਅਤੇ 
ਬੇਨਤੀ ਦੇ ਸ਼ਬਦਿ ਪੜ੍ਹ ਪੜ੍ਹ ਅਨੰਦੀ ਗਿਆਨ ਪ੍ਰਕਾਸ਼ ਰਾਉ 
ਰੀਝਾਵਾਂ ਤੇ ਮਨਾਵਾਂ। ਝਾਲੂ ਰੀਸਾਲੂ ਕੌਤੜੇ ਨੂੰ ਸਵਾਰ ਸਵਾਰ 
ਕੇ ਸੇਜਾ ਤੇ ਸੈਮ੍ਹਾਲਾਂ । ਮੈਨੂੰ ਕੀ ਪਤਾ ਸੀ ਕਿ ਰਸ ਰਸੀਅੜਾ 
ਪਿਰ ਇਉਂ ਚੱਲ ਕੇ ਘਰ ਆਵੇਗਾ ? ਮੈਂ ਸਮਝਦਾ ਸੀ ਕਿ ਇਸ 
ਕੋਠੇ ਰੁਪੀ ਘਰ ਵਿਖੇ ਜਿਥੇ ਮੈਂ ਬੈਠਾ ਅਭਿਆਸ ਕਰਦਾ ਸੀ, 
ਕਿਤੋਂ ਅਰੰਮ ਤੋਂ ਉਤਰ ਕੇ ਬਾਹਰੋਂ ਦੀ ਆ ਕੇ ਮੈਨੂੰ ਮਿਲੂ, 
ਪਰ ਮੈਂ ਕੀ ਜਾਣਦਾ ਸੀ ਕਿ ਮੇਰਾ ਚੋਜੀ ਪਿਆਰਾ ਸ਼ਹੁ ਕੋਈ 
ਅਗਾਧ ਕਲਾ ਵਾਲਾ ਕਉਤਕ ਵਰਤਾ ਕੇ ਮੇਰੇ ਘਟ ਰੂਪ ਘਰ 
ਅੰਦਰ ਅੰਡਣ ਮਲ ਕੇ ਮੇਰੀ ਸੇਜਾ ਉਤੇ ਆਣ ਬੈਠੇਗਾ ? ਆਹ! 
ਅੱਜ ਮੇਰੇ ਹੱਭੇ ਟੋਲ ਸੁਹਾਵਣੇ ਹੋ ਗਏ। ਪ੍ਰਕਾਸ਼ ਉਜਿਆਰੇ ਦਾ 
ਇਕ ਡਲ੍ਹ ਡਲ੍ਹ ਕਰੇਂਦਾ ਸਮੁੰਦਰ ਮੇਰੇ ਅੰਤਰ ਬਾਹਰ ਠਾਠਾਂ 
ਮਾਰੇ, ਪਰ ਮੈਂ ਗੁਰਬਾਣੀ ਦੇ ਪਰਤਾਪ ਨਾਲ ਸਿਖੀਆਂ ਹੋਈਆਂ 
ਬੇਨਤੀਆਂ ਦੇ ਪ੍ਰਭਾਵ ਕਰਕੇ ਇਨ੍ਹਾਂ ਝਲਕਾਂ ਤੇ ਝਾਲਾਂ ਨੂੰ ਝੱਲ 
ਗਿਆ। ਜਿਉਂ ਜਿਉਂ ਮੈਂ ਇਨ੍ਹਾਂ ਤਰੈਗਾਂ ਵਿਚ ਲੀਨ ਹੋਵਾਂ, 
ਤਿਉਂ ਤਿਉਂ ਹੋਰ ਤੋਂ ਹੋਰ ਅਧਿਭੁਤ ਤੇ ਪਰਮ ਅਧਿਭੁਤ 
ਪ੍ਰਮਾਰਥੀ ਰੋਗਾਂ ਦੇ ਕਉਤਕ ਮੇਰੇ ਦਿਬ ਦ੍ਰਿਸ਼ਟੀ ਨੇਤ੍ਾਂ ਦੇ 
ਅਗੋਚਰ ਆਵਨ, ਜਿਨ੍ਹਾਂ ਦਾ ਲਿਖਣਾ ਕਥਨਾ ਪੰਜ ਭੂਤਕ 
(ਤਿਜਜਨੇ ₹7੮ਟ = ਬਾਹਰ ਹੈ। ਜਿਸ ਕੋਠੇ ਵਿਚ ਮੈਂ 
ਬਿਰਾਜਮਾਨ ਸੀ, ਹੁਣ ਮੈਨੂੰ ਉਸ ਕੋਠੇ ਦੀਆਂ ਕੰਧਾਂ, ਛੱਤ 
ਕੁਛ ਭੀ ਨਜ਼ਰ ਨਾ ਆਵੇ । ਧੁਰ ਅਕਾਸ਼ ਥਾਣੀ ਖੁਲ੍ਹਾ ਪੁਲਾੜ 
ਪਾੜਾ) ਨਦਰੀਂ ਆਵੇ ਤੇ ਸਾਫ ਨਿਰਮਲ ਨਿਰਮਲਾ ਦਿਖਾਈ 
ਦੇਵੇ, ਜਿਸ ਵਿਚ ਕਿ ਉਹੋ ਨਿਰੈਜਣੀ ਜੋਤ ਦਾ ਪ੍ਰਕਾਸ਼ ਜਗ 
ਮਗ ਜੋਤ ਉਜਾਲਾ ਪਸਰ ਰਿਹਾ ਹੈ, ਜੋ ਕਿ ਮੇਰੇ ਘਟ ਅੰਦਰ 
ਅਨੰਦ, ਹੁਲਾਸ ਤੇ ਪ੍ਰਕਾਸ਼ ਦਾ ਸਹਿਜ ਤੱਤ ਬਿਲੋਵਨਾ ਬਲੋ 
ਰਹੀ ਹੈ। ਇਹ ਸਭ ਕੁਝ ਮੈ' ਇੰਨ ਬਿੰਨ ਪੇਖਾਂ। ਪ੍ਰਤੱਖ ਪੇਖਾਂ, 
ਜਾਗਰਤ ਵਿਚ ਪੇਖਾਂ, ਪਰ ਮੈਨੂੰ ਅਮੰਨਾ ਤੇ ਪ੍ਰਤੀਤ ਨਾ ਆਵੇ 
ਕਿ ਕੀ ਮੈਂ ਸੱਚ ਮੁੱਚ ਇਹ ਨਜ਼ਾਰੇ, ਚਮਕਾਰ ਜੀਉਂਦਾ 
ਜਾਗਦਾ ਦੇਖ ਰਿਹਾ ਹਾਂ। ਮੈਨੂੰ ਦੋ ਝਉਲੇ ਪੈਣ : (੧) ਇਕ 
ਤਾਂ ਇਹ ਕਿ ਯਾ ਤਾਂ ਮੈਂ ਮਰ ਕੇ ਸਰੀਰ ਤਿਆਗ ਕੇ, ਪੁਰਾਣਾ 
ਚੋਲਾ ਬਦਲ ਕੇ ਤੇ ਕੋਈ ਨਵਾਂ ਦਿੱਬ ਚੋਲਾ ਧਾਰ ਕੇ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਪਾਰਲੋਕੀ ਅਰਸ਼ੀ ਮੰਡਲਾਂ ਵਿਚ ਇਹ ਨਜ਼ਾਰੇ ਦੇਖ ਰਿਹਾ ਹਾਂ। 
(੨) ਯਾ ਜੋ ਕੁਛ ਹੈ, ਸੋ ਸੂਪਨ ਬਵਸਥਾ ਦਾ ਚਮਤਕਾਰ 
ਹੈ। ਚਾਹੇ ਮੇਰੀ ਹੱਡ-ਬੀਤੀ ਤੇ ਹੱਡ-ਵਰਤੀ ਮੈਨੂੰ ਦੱਸੇ ਕਿ 
ਜਾਗਤ ਦੇ ਪ੍ਰਤੱਖ ਜਲਵੇ ਪਰਗਟ ਪਹਾਰੇ ਜਲਵਾਗਰ ਹੋਏ ਹੋਏ 
ਹਨ, ਪਰ ਚਕ੍ਿਤ ਜਿਹਾ ਰਹਿ ਜਾਵਾਂ ਕਿ ਕੀ ਏਵਡ ਕੁਦਰਤ 
ਮੇਰੇ ਪ੍ਥਾਇ ਵਰਤ ਸਕਦੀ ਹੈ ? ਕੀ ਏਵਡ ਵਡੀ ਦਾਤ ਮੇਰੀ 
ਨਮਿਤ ਦਾਤਾਰੀ ਜਾ ਸਕਦੀ ਹੈ ? ਏਵਡ ਵਡੀ ਕਿਰਪਾ ਤੇ 
ਮੈਂ ਏਡਾ ਵਡਾ ਪਾਪੀ! ਮੇਰੇ ਵਿਚ ਏਡੇ ਗੁਣ ਕਿਥੋਂ ? ਜਿਨ੍ਹਾਂ 
ਗੁਣਾਂ ਕਰ ਗੁਣੀ ਨੂੰ ਰੀਝਾ ਲਵਾਂ! ਤਾਂ ਤੇ ਇਹ ਪ੍ਰਤੱਖ ਨਹੀਂ 
ਸਭ ਸੁਪਨਾ ਹੈ। ਇਹ ਇਸ ਜਨਮ ਦੀ ਖੇਡ ਨਹੀਂ, ਕੋਈ 
ਪਾਰਲੋਕ ਜਨਮ ਦੇ ਕ੍ਰਿਸ਼ਮੇ ਦੇਖ ਰਿਹਾ ਹਾਂ। ਭਾਵੇਂ ਕੁਛ ਭੀ 
ਹੋਵੇ, ਜੋ ਕੁਝ ਦੇਖ ਰਿਹਾ ਹਾਂ ਸੋ ਅਤਿਅੰਤ ਸ਼ੁਭ ਲਛਣੀ ਪਰਮ 
ਅਨੰਦੀ ਲਹਿਰ ਬਹਿਰ ਮਾਣ ਰਿਹਾ ਹਾਂ। “ਚੱਲ ਤੂੰ ਮਾਣੀ ਚੱਲ ! 
ਕਾਹਨ ਵਸਵਸਿਆਂ ਵਿਚ ਪੈਂਦਾ ਹੈ ? ਇਤਨੇ ਨੂੰ ਬਾਹਰੋਂ ਭਾਈ 
ਰੁੜ ਸਿੰਘ ਜੀ ਨੇ ਬੁਹਾ ਖੜਕਾਇਆ ਕਿ ਇਸ਼ਨਾਨ ਦਾ 
ਵਕਤ ਹੋ ਗਿਆ ਹੈ ਤੇ ਦੋ ਵਜੇ ਚਾਹੁੰਦੇ ਹਨ। ਜਦ ਮੇਰੇ ਕੈਨਾਂ 
ਵਿਚ ਇਹ ਬਿੜਕ ਪਈ ਤਾਂ ਮੈਂ ਜਾਤਾ ਕਿ ਨਾ ਮੈਂ ਮਰਿਆ 
ਹਾਂ ਤੇ ਨਾ ਚੋਲਾ ਪਲਟਿਆ ਹੈ ਤੇ ਨਾ ਹੀ ਸੁਪਨਾ ਦੇਖ ਰਿਹਾ 
ਹਾਂ। ਪਰ ਦੂਜੇ ਛਿਨ ਹੀ ਵਸਵਸਾ ਉਠ ਖੜੋਤਾ ਕਿ ਸ਼ਾਇਦ 
ਮੈਂ ਸੁਪਨੇ ਵਿਚ ਭਾ: ਰੂੜ ਸਿੰਘ ਦੀ ਇਹ ਆਵਾਜ਼ ਸੁਣਦਾ 
ਹੋਵਾਂ। ਮਰਨ ਵਾਲਾ ਸੈਸਾ ਤਾਂ ਦੂਰ ਹੋ ਗਿਆ ਪਰ ਸੁਪਨੇ 
ਵਾਲਾ ਵਸਵਸਾ ਖੜਾ ਹੀ ਰਿਹਾ। ਮੈਂ ਅੰਦਰੋਂ ਕੁੰਡਾ ਖੋਲ੍ਹ ਕੇ 
ਜਦੋਂ ਬਾਹਰ ਨਿਕਲਿਆ ਤਾਂ ਭਾਈ ਰੂੜ ਸਿੰਘ ਨੇ ਫਤਹ 
ਬੁਲਾਈ। ਮੈਂ ਉਸ ਨੂੰ ਸਿਆਤਾ ਪਛਾਤਾ ਤੇ ਸਿਆਣ ਪਛਾਣ 
ਕੇ ਫੇਰ ਭੀ ਮੈਂ ਇਹ ਗੱਲ ਬਾਤ ਤੇ ਮੇਲ ਗੇਲ ਸੁਪਨੇ ਵਿਚ 
ਹੀ ਹੁੰਦਾ ਸਮਝਾਂ। ਮੈਂ ਉਸ ਤੋਂ ਪੁਛਿਆ: ਭਾ: ਰੂੜ ਸਿੰਘ ਜੀ! 
ਕੀ ਆਪਾਂ ਦੋਵੇਂ ਸੁਪਨੇ ਵਿਚ ਗਲ-ਬਾਤ ਕਰ ਰਹੇ ਹਾਂ ? ਕੀ 
ਤੁਸੀਂ ਵੀ ਸੁਪਨਾ ਦੇਖ ਰਹੇ ਹੋ ? ਉਸ ਆਖਿਆ: “ਜੀ ਨਹੀਂ 
ਭਾਈ ਸਾਹਿਬ! ਅੱਜ ਤੁਸੀਂ ਕਿਹੋ ਜਿਹੀਆਂ ਗੱਲਾਂ ਪਏ ਕਰਦੇ 
ਹੋ ? ਚਲੋਂ ! ਇਸ਼ਨਾਨ ਕਰੋ ! ਜਦ ਮੈਂ ਇਸ਼ਨਾਨ ਵਾਲੇ ਕਮਰੇ 
ਵਿਚ ਗਿਆ ਤਾਂ ਉਹੀ ਸਮਾਨ ਪਏ ਨਜ਼ਰ ਆਉਣ ਪਰ ਮੈਂ 
ਡਿਗ ਡਿਗ ਪਵਾਂ ਤੇ ਆਪੇ ਹੀ ਸੈਮ੍ਰਲ ਪਵਾਂ। ਮੇਰਾ ਅੰਦਰ 
ਇਕੱਠਾ ਹੋਇਆ ਹੋਇਆ ਤੇ ਮੈਂ ਪਿਰਮ ਰਸੀ ਅਕਹਿ ਰਸਾਂ 
ਵਿਚ ਖੀਵਾ ਹੋਇਆ ਫਿਰਾਂ। ਖੀਵੇ ਹੋਏ ਨੇ ਇਸ਼ਨਾਨ ਜੋ ਕੀਤਾ 
ਤਾਂ ਸੁਆਸ ਅਭਿਆਸ ਖੰਡੇ ਦਾ ਐਸਾ ਮਧਾਣਾ ਫਿਰਨ ਲਗਾ 
ਕਿ ਕਥਿਆ ਨਹੀਂ ਜਾਂਦਾ। ਜਪੁਜੀ ਸਾਹਿਬ ਦਾ ਪਾਠ ਅਰੈਭ 
ਦਿਤਾ ਤੇ ਕਛਹਿਰਾ ਬਦਲ ਕੇ ਉਥੇ ਹੀ ਪਾਠ ਅਭਿਆਸ 
ਕਰਨ ਬੈਠ ਗਿਆ। ਕੇਵਲ ਸੀਸ ਤੇ ਦਸਤਾਰਾ ਤੇ ਤੇੜ 
ਕਛਹਿਰਾ, ਉੱਵ ਨੰਗ-ਮ-ਨੰਗਾ, ਮੈਨੂੰ ਕੱਕਰ ਪਾਲਾ ਪੋਹੇ ਹੀ 
ਨਾ। ਦੇਹ ਅਧਿਆਸ ਮੇਰਾ ਮੂਲੋਂ ਹੀ ਘਟ ਗਿਆ; ਦੇਹੋਂ ਬਦੇਹ 
ਹੋ ਗਿਆ। ਚਲੂਲੇ ਰੈਗਾਂ ਵਿਚ ਮਸਤੁਲ-ਮਸਤ ਬਿਸਮਾਦੀ 
ਸੁਆਸਾਂ ਦਾ ਗਟਾਕ ਰਸ ਲੈਂਦਾ ਹੋਇਆ ਮੂਲ ਮੰਤਰ ਦਾ ਪਾਠ 
ਕਰਾਂ; ਕਰਿ ਕਰਿ ਕੇ ਬਿਸਮਾਦੋਂ ਮਹਾਂ ਬਿਸਮਾਦ ਹੁੰਦਾ ਜਾਵਾਂ। 
ਅਗਾਂਹ ਪਾਠ ਤੁਰੇ ਹੀ ਨਾ। ਇਕ ਤਾਂ ਨਾਮ ਅਭਿਆਸ ਦੀ 
ਬਿਜਲੀ ਮੇਰੀ ਰੁਮਾਵਲੀ ਅੰਦਰ ਐਧਰੋਂ ਉਧਰ ਤੇ ਉਧਰੋਂ ਐਧਰ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਲਹਿਰੇ ਮਾਰਦੀ ਫਿਰੇ ਅਤੇ ਦੂਜੇ ਮਹਾਂ ਤੇਜਸੂ ਪ੍ਰਕਾਸ਼ ਰੂਪ ਜੋਤੀ 
ਨਿਧਾਨ ਦਾ ਸੇਹਜਾ ਸਥਾਨ ਤੇ ਕਟਕਦਾ ਭੋਗ-ਰਸ ਵਿਗਾਸ 
ਪਸਰਿਆ ਹੋਇਆ। ਤੀਜੇ ਹੁਣ ਮਹਾਂ ਮੰਤ ਸੀ ਜਪੁਜੀ ਸਾਹਿਬ 
ਦਾ ਪਾਰਸ ਚੁੰਭਕੀ ਤੇਜ ਪ੍ਰਤਾਪ ਤੇ ਸਹਿਜ ਸਮਾਧੀ ਵਾਲਾ 
ਪਾਠ! ਮੈਂ ਗੁੰਦਾ ਹੋ ਹੋ ਜਾਵਾਂ। ਰਸ ਮਗਨ ਹੋਏ ਨੂੰ ਕਉਣ 
ਹੋੜੇ ਤੇ ਪਾਠ ਪਰਵਾਹ ਵਿਚ ਤੋਰੇ ? ਅੱਜ ਮੈਨੂੰ ਜਪੁਜੀ ਸਾਹਿਬ 
ਦੀ ਤਕ ਤੁਕ ਦਾ ਉਹ ਸੁਆਦ ਆਵੇ ਤੇ ਉਚ ਗਿਆਨ 
ਕਲਾ ਦਾ ਉਹ ਅਨਭਵੀ ਪ੍ਰਕਾਸ਼ ਭਾਵ ਫੁਰੇ ਕਿ ਅਗੇ ਕਦੀ 
ਸੁਣਿਆ ਪੇਖਿਆ ਤੇ ਅਨਭਵ ਨਹੀਂ ਕੀਤਾ ਸੀ। ਮੈਂ ਬਥੇਰਾ 
ਜ਼ੋਰ ਲਾਵਾਂ, ਪਰ ਮੈਥੋਂ ਅਗੇ ਤਰਿਆ ਨਾ ਜਾਵੇ। ਤੁਕ ਤਕ 
ਤੇ ਅਟਕਾਂ ਤੇ ਤੁਕ ਤੁਕ ਤੇ ਰਸ ਲੀਨ ਹੋ ਹੋ ਜਾਵਾਂ। ਇਸ 
ਬਿਸਮਾਦੀ ਅਨੰਦ ਲਹਿਰ ਦੀ ਮਹਿਮਾਂ ਕਿਥੋਂ ਕੁ ਤੀਕ ਵਰਨਣ 
ਕਰਾਂ। ਮੇਰੇ ਅੰਦਰ ਉੱਕੀ ਹੀ ਸਮਰੱਥਾ ਨਹੀਂ, ਬਸ! “ਕਹਿਬੇ 
ਕਉ ਸੋਭਾ ਨਹੀ ਦੇਖਾ ਹੀ ਪਰਵਾਨੁ !” ਪੇਰੋ ਪੈਰ ਰਸ 
ਭਿੰਨੜੀਆਂ ਜੋਦੜੀਆਂ ਕਰਾਂ ਤੇ ਕਰ ਕਰ ਪਾਠ ਦੀਆਂ 
ਪਉੜੀਆਂ ਤੇ ਚੜ੍ਹਾਂ। ਜੇ ਮੈਂ ਗੁਰਬਾਣੀ ਦਾ ਤਕੜਾ 


ਜਾਵੇ ਤੇ ਪਾਠ ਭੀ ਤੁਰਦਾ ਜਾਵੇ। ਅੰਤ ਪਹੁਫੁਟਣ ਤਾਈਂ ਅੱ 

ਮੈਥੋਂ ਮਸਾਂ ਇਕ ਪਾਠ ਜਪੁਜੀ ਸਾਹਿਬ ਦਾ ਹੋ ਸਕਿਆ, ਪਰ 
ਸ਼ੁਕਰ ਹੈ ਕਿ ਹੋ ਗਿਆ। ਕਿਥੇ ਅੱਗੇ ਇਸ ਸਮੇਂ ਵਿਚ ਜਪੁਜੀ 
ਸਾਹਿਬ ਦੇ ਪੰਜ ਪਾਠ ਤੇ ਨਿਤਨੇਮ ਦੀਆਂ ਸਾਰੀਆਂ ਬਾਣੀਆਂ 
ਦੇ ਪਾਠ ਹੋ ਜਾਂਦੇ ਤੇ ਕਿਥੇ ਅੱਜ ਇਕੋ ਪਾਠ ਜਪੁਜੀ ਸਾਹਿਬ 


ਜੋ ਮੈਂ ਪੇਖ ਪਰਸ ਰਿਹਾ ਤੇ ਅੰਤਰੇ ਅੰਤਰ ਮਾਣ ਰਿਹਾ 
ਸੀ, ਉਹ ਨਿਰਾਲਾ ਹੀ ਦਿਸੇ। ਦਿਨ ਦੇ _ਉਜਾਲੇ' ਤੋਂ ਇਸ 


ਨਾਲ ਰੈਗੀਜਿਆ ਪਿਆ ਹੈ। ਭੂਰੇ ਦੀ ਬੁੱਕਲ ਮਾਰ ਕੇ ਮੈਂ ਸਨੇ 
ਸਨੇ ਗੁਰਦੁਆਰੇ ਵਲ ਨੂੰ ਹੋ ਲਿਆ, ਪਰ ਮੇਰੇ ਪੈਰ 


੧3।10181151631)60£11131.੮0।੧) 


ਲੜਖੜਾਉਣ ਤੇ ਚਾਲ ਡਗਮਗਾਵੇ, ਮਾਨੋਂ ਮੇਰੇ ਪੈਰ ਧਰਤੀ 
ਤੇ ਲਗਦੇ ਹੀ ਨਹੀਂ। ਮੈਂ ਡਿਗ ਡਿਗ ਪਵਾਂ ਪਰ ਉਪਰੇ ਉਪਰ 
ਬੋਚਿਆ ਜਾਵਾਂ ਤੇ ਆਪਣੇ ਜੀ ਵਿਚ ਆਪਣੇ ਨਾਲ ਇਹੋ 
ਚਿਤਵਦਾ ਜਾਵਾਂ ਕਿ_ਕੀ ਮੈਂ ਸੱਚਮੁੱਚ ਅੱਜ ਆਪਣੇ ਮਨ 
ਬਾਂਛਤ ਵਰ ਨੂੰ ਪਾਪਤ ਕਰ ਲਿਆ ਹੈ? ਕਿ ਅਜੇ ਸੁਪਨਾ 
ਹੀ ਹੈ। “ਅੱਛਾ ਸਤਿਗੁਰ ਗੁਰਦੇਵ ਜੀ! ਤੇਰੇ ਹਜ਼ੁਰ ਚੱਲੇ ਹਾਂ, 
ਤੋ ਆਪੇ ਹੀ ਮੇਰੀ ਇਸ ਬਿਵਸਥਾ ਤੇ ਮੋਹਰ ਛਾਪ ਲਾ ਦੇਵੀਂ। 
ਤੂੰ ਆਪੇ ਆਪਣੇ ਹਜ਼ੂਰ ਜਾਣ ਸਾਰ ਪਰੋੜ੍ਹਤਾ ਮਈ ਵਾਰ ਮੇਰੇ 
ਸੁਵਣ ਸਰੋਤ ਕਰਾਇ ਕੇ ਮੇਰੀ ਭਰਮ ਨਵਿਰਤ ਕਰ ਦੇਵੀਂ ਤਾਂ 
ਮੈਂ ਪਤੀਜੂੰ ਕਿ ਮੈਂ ਸੱਚ ਮੁੱਚ ਪ੍ਰਤੱਖ ਜਾਗਤ ਅਵਸਥਾ ਵਿਚ 
ਸੁਹਾਗ ਭਾਗ ਵਾਲਾ ਅਨੰਦ ਰਸ ਮਾਣ ਰਿਹਾ ਹਾਂ ਜਦ ਮੈਂ 
ਗੁਰਦੁਆਰੇ ਜਾ ਕੇ ਵੜਿਆ ਤਾਂ ਇਹ ਸੁਖਦਾਇਨੀ ਸੋਹਿਲਾ 
ਮੇਰੇ ਕੈਨਾਂ ਵਿਚ ਪਿਆ - 

“ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ॥ ਵਰੁ 
ਲੋੜੀਦਾ ਆਇਆ ਵਜੀ ਵਾਧਾਈ॥ ਮਹਾ ਮੰਗਲੁ ਰਹਸੁ ਥੀਆ 
ਪਿਰੁ ਦਇਆਲੁ ਸਦ ਨਵ ਰੈਗੀਆ॥ ਵਡਭਾਗਿ ਪਾਇਆ 
ਗੁਰਿ ਮਿਲਾਇਆ ਸਾਧ ਕੈ ਸਤਸੈਗੀਆ॥ ਆਸਾ ਮਨਸਾ 
ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ॥ ਬਿਨਵੈਤਿ ਨਾਨਕੁ 
ਸੁਖ ਸੁਖੇਦੀ ਸਾ ਮੈਂ ਗੁਰ ਮਿਲਿ ਪਾਈ॥” 


ਇਸ ਵਧਾਈ ਦੇ ਸੋਹਿਲੇ ਨੂੰ ਸੁਣ ਕੇ ਮੇਰੇ ਭਰਮ ਦੇ 
ਸਭ ਛਉੜ ਕੱਟੇ ਗਏ । ਮੈਨੂੰ ਕੋਈ ਸ਼ੱਕ ਸ਼ੁਬ੍ਹਾ ਸੁਪਨ ਦਸ਼ਾ 
ਦਾ ਨਾ ਰਿਹਾ। ਮਹਾਰਾਜ ਦੀਆਂ ਪੰਜ ਪ੍ਰਕਰਮਾਂ ਕਰਕੇ ਡੰਡਉਤ 
ਬੈਦਨਾਂ ਕਰ ਕੇ ਤਾਬੇ ਆ ਕੇ ਵਾਕ ਲੈਣ ਲਈ ਚੁੱਭਾ ਮਾਰਿਆ 
ਤਾਂ ਅਨੰਦ ਸਾਹਿਬ ਦਾ ਪਹਿਲਾ ਪਉੜਾ ਨਿਕਲਿਆ। ਐਸੀ 
ਲਟਕ ਤੇ ਮੌਜ ਵਿਚ ਪਾਠ ਹੋਇਆ ਕਿ ਦੇਖਾ ਹੀ ਪਰਵਾਣ 
ਹੈ। ਅੱਜ ਅਨੰਦ ਸਾਹਿਬ ਦੇ ਅਸਲ ਅਰਥਾਂ ਦਾ ਪਤਾ ਲੱਗਾ। 
“ਆਨੰਦੁ ਅਨਦੁ ਸਭੁ ਕੋ ਕਹੈ ਆਨੰਦੁ ਗੁਰੁ ਤੇ ਜਾਣਿਆ।”? 


ਗੁਰੂ ਸਾਹਿਬ ਦੇ ਭੀ ਸਨਮੁਖ ਸੀ। ਮੈਂ ਕੰਬਲ ਦੀ ਬੁੱਕਲ ਮਾਰ, 
ਅਨੰਦ ਵਿਚ ਮਗਨ ਬੈਠ ਗਿਆ। ਕੀਰਤਨ ਹੋ`ਰਿਹਾ ਸੀ। ਮੇਰੇ 


%। 53੧0੫ 18£[। 5।੧੬। .। ੬00) 


51 


ਦੀ ਅਕਾਲੀ 


“ਇਹ ਪ੍ਰਤਾਪ ਤੁਹਾਰਾ” ਰੁਣ ਝੁਮ ਦੀ ਗੁੰਜਾਰ ਗੂੰਜ 
ਉਠੀ। ਦਮਸ ਦੁਆਰ ਦੀ ਅਚਰਜ ਖੇਡ; ਕਿਵਾੜ ਖੁਲ੍ਹਣ 
ਲਗੇ। “ਮਾਈ ਗੀ ਪੇਖਿ ਰਹੀ ਬਿਸਮਾਦ॥ ਅਨਹਦ ਧੁਨੀ ਮੇਰਾ 
ਮਨੂ ਮੋਹਿਓ ਅਚਰਜ ਤਾ ਕੇ`ਸ੍ਹਾਦ॥” ਅਖੰਡ ਪਾਠ ਸੰਪੂਰਨ 


ਰੈਗਾਂ ਵਿਚ ਵਰਤ ਰਿਹਾ ਸੀ। ਢੋਲਕੀ ਛੈਣੇ ਵਜਣੋਂ ਹਟ ਗਏ, 
ਪਰ ਮੈਨੂੰ ਅਨਿਕ ਪ੍ਰਕਾਰ ਦੇ ਰਾਗ ਰਤਨ ਕੀਰਤਨ ਖੰਡਾਂ 
ਬ੍ਹਮੰਡਾਂ ਵਿਚ ਹੁੰਦੇ ਸੁਣਦੇ ਸਨ। ਕਉਣ ਅੱਖ ਉਘੇੜੇ; 
ਝਲਮਲ ਝਲਮਲਾਟਾਂ ਦਾ ਥੱਰਾਟ ਦਿੱਬ ਜੋਤ ਮਈ ਪ੍ਰਕਾਸ਼ ਸਾਰੇ 
ਅਕਾਸ਼ ਮੰਡਲ ਦੇ ਪੁਲਾੜ ਵਿਚ ਝਲਕਾਰੇ ਮਾਰੇ। ਜਦ ਮੈਂ ਸਰੀ 
ਗੁਰ ਗਰੈਥ ਸਾਹਿਬ ਜੀ ਦੇ ਸਿੰਘਾਸਣ ਵਲ ਤਕਾਂ ਤਾਂ ਬੜਾ 
ਤਿੱਖਾ ਤੇਜ, ਝਲਿਆ ਨਾ ਜਾਵੇ ਪਰ ਪ੍ਰਭਾਵ ਬੜਾ ਠੰਢਾ ਤੇ 
ਮਿੱਠਾ! ਸਾਰੇ ਸਤਿਸੰਗ ਮੰਡਲ ਵਿਖੇ ਇਸ ਸਿੰਘਾਸਣ ਵਲੋਂ ਜੋਤ 
ਕਿਰਨਾਂ ਚਾਰ ਚੁਫੇਰੇ ਪੈ ਰਹੀਆਂ ਸਨ ਤੇ ਸੈਗਤ ਢਕੋ ਢਕੀ 
ਜੁੜੀ ਬੈਠੀ ਸੀ; ਸਭ ਦੀਆਂ ਅੱਖਾਂ ਮੇਰੇ ਵੱਲ। 


ਕਦ ਭਾ ਘਾ 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


11ਵੇਂ ਸਮਾਗਮ ਵਿਚ ਪ੍ਰਾਪਤ ਮਹਾਂਪੁਰਸ਼ਾਂ ਦੇ ਪਿਆਰ ਭਰੇ ਬਚਨ 


ਨੋਟ - ਅਕਤੂਬਰ 2001 ਵਿਚ ਹੋਇਆ 11ਵਾਂ ਸਾਲਾਨਾ 
ਗੁਰਮਤਿ ਸਮਾਗਮ ਮਹਾਂਪੁਰਸ਼ਾਂ ਦੀ ਅਗਵਾਈ ਵਿਚ ਹੋਇਆ 
ਆਖਰੀ ਸਮਾਗਮ ਸੀ। ਕੁਝ ਸਮੇਂ ਤੋਂ ਆਪ ਜੀ ਸਰੀਰ ਕਰਕੇ 
ਸੁਅਸਥ ਨਹੀਂ ਸੀ ਪਰ ਸਰੀਰਕ ਅਵਸਥਾ ਠੀਕ ਨਾ ਹੋਣ 
ਦੇ ਬਾਵਜੂਦ ਵੀ ਆਪ ਜੀ ਨੇ ਇਹ ਬਚਨ ਸੈਗਤ ਨਾਲ 
ਸਾਂਝੇ ਕੀਤੇ ਜੋ ਨਿਰਾ ਪਿਆਰ ਹੀ ਪਿਆਰ ਦਾ ਪ੍ਰਗਟਾਵਾ 
ਹਨ। ਪੜ੍ਹਦਿਆਂ ਅੱਖਾਂ ਬਦੋਬਦੀ ਸੇਜਲ ਹੋ ਜਾਂਦੀਆਂ ਹਨ। 
ਇਹ ਬਚਨ ਮਹਾਂਪੁਰਸ਼ਾਂ ਵਲੋਂ ਮਿਤੀ 29-9-2001 ਨੂੰ ਕੀਤੇ 
ਗਏ ਸਨ। 
ਸਾਧਸੈਗਤ ਜੀ! 
ਵਾਹਿਗੁਰੂ ਜੀ ਕਾ ਖਾਲਸਾ 
ਵਾਹਿਗੁਰੂ ਜੀ ਕੀ ਫਤਹਿ। 


ਕਿਉਂਕਿ ਬੋਲ ਮੇਰਾ ਟੁੱਟਦਾ ਹੈ ਏਸ ਕਰਕੇ ਥੋੜ੍ਹੀ ਜਿਹੀ 
ਸਾਂਝ ਤੁਹਾਡੇ ਨਾਲ ਪਾਉਣੀ ਹੈ। ਇਕ ਗੱਲ ਮੈਂ ਤੁਹਾਨੰ 
ਸਪਸ਼ਟ ਕਰ ਦਿੰਦਾ ਹਾਂ ਕਿ ਇਥੇ ਬੀਬੀਆਂ ਨੇ ਇਕ ਗੀਤ 
ਗਾਇਆ ਸੀ, ਕਹਿੰਦੀਆਂ ਸੀ - ਬਿਗਾਨਾ ਦੇਸ ਚਾਹੇ ਸਾਡੇ 
ਬੋਦੇ ਉਥੇ ਰਹਿੰਦੇ ਨੇ। ਉਥੇ ਬਹਾਨਾ ਲਾ ਕੇ ਨਾ ਕੋਈ 
ਜਾਇਓ। ਮੈਂ ਬੜਾ ੧੧੦੪੪ ਹੋਇਆ (ਪੰਘਰ ਗਿਆ) ਇਸ ਤੇ। 
ਜਿਹੜੇ ਪ੍ਰਦੇਸ਼ਾਂ ਵਿਚ ਰਹਿੰਦੇ ਨੇ ਉਹ ਵੀ ਮੈਨੂੰ ਬਹੁਤ ਪਿਆਰ 
ਕਰਦੇ ਨੇ, ਛੋਟੇ ਛੋਟੇ ਬੱਚੇ ਜ਼ਿਆਦਾ ਹੀ ਕਰਦੇ ਨੇ ਜਿਵੇਂ 
ਬੇਵਸਾਹੀ ਲੱਗੀ ਹੁੰਦੀ ਹੈ ਕਿ ਆਹ ਚੀਜ਼ ਨਾ ਸਾਡੇ ਹੱਥ 
`ਚੋਂ ਕਿਤੇ ਨਿਕਲ ਜਾਵੇ, ਏਸ ਤਰ੍ਹਾਂ ਪਿਆਰ ਕਰਦੇ ਨੇ। ਇਥੇ 
ਜਦੋਂ ਮੈਂ ਆਇਆ ਤਾਂ ਐਤਵਾਰ ਸੀ ਦੂਸਰੇ ਜਾਂ ਤੀਸਰੇ ਦਿਨ। 
ਉਹ ਮੈਂ ਗੀਤ ਸੁਣਿਆ, ਤਸੀਂ ਵੀ ਹੁਣ ਸੁਣਿਆ ਕਿ ਦੇਖਿਓ, 
ਛੱਡ ਨਾ ਜਾਇਓ, “ਕੋਈ ਲਾ ਕੇ ਬਹਾਨਾ।” ਬਹਾਨਾ ਮੈਂ 
ਸਚਮੁੱਚ ਹੀ ਲਾਇਆ ਸੀ। ਮੇਰਾ ਸਰੀਰ ਐਨਾ ਬਿਮਾਰ ਨਹੀਂ 
ਸੀ ਪਰ ਜਾਣ ਦਾ ਕੋਈ ਪ੍ਰਬਧ ਨਹੀਂ ਸੀ ਬਣਦਾ ਤੇ ਮੈਨੂੰ 
ਕਹਿਣਾ ਪਿਆ ਕਿ ਮੈਂ ਉਥੇ ਇਲਾਜ ਕਰਾਉਣਾ ਹੈ। ਬਹਾਨਾ 


ਹਜ਼ਾਰ ਜਨਮ ਕੋਸ਼ਿਸ਼ ਕਰੀ ਜਾਓ, ਪ੍ਰਮੇਸ਼ਰ ਦਾ ਮਿਲਾਪ ਨਹੀਂ 
ਕਦੇ ਹੁੰਦਾ, ਇਹ ਭੇਦ ਵਾਲੀ ਗੱਲ ਹੈ, ਸਮਝਣ ਵਾਲੀ ਬਾਤ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬003) 


ਹੈ। ਗਿਆਨ ਬੜੀ ਉਤਮ ਚੀਜ਼ ਹੈ ਪਰ ਉਸ ਦੇ ਫੈਘ ਨਹੀਂ 
ਹਨ ਉਡਾਰੀ ਮਾਰਨ ਨੂੰ । ਉਸ ਦੇ ਫੈਘ ਹੁੰਦੇ ਨੇ ਪਿਆਰ, ਪ੍ਰੇਮ। 
ਪ੍ਰੇਮ ਵਾਹਿਗੁਰੂ ਲੈਮੀ ਘਾਲਣਾ ਤੋਂ ਬਾਅਦ ਬਖਸ਼ਿਸ਼ ਕਰਦਾ 
ਹੈ। ਉਸ ਦੀ ਨਿਸ਼ਾਨੀ ਹੁੰਦੀ ਹੈ ਕਿ ਖਿੱਚ ਪਈ ਰਹਿੰਦੀ ਹੈ 
ਹਰ ਵਕਤ - 
ਸ਼ੀਨੇ ਖਿੱਚ ਜਿਨ੍ਹਾਂ ਨੇ ਖਾਧੀ ਓ ਕਰ ਅਰਾਮ ਨਹੀਂ ਬਹਿੰਦੇ/ 
ਡਾ. ਭਾਈ ਵੀਰ ਸਿੰਘ ਜੀ 
ਜੇ ਖਿੱਚ ਸਾਧਨਾ ਸਹਿਤ, ਮਹਾਂਪੁਰਸ਼ਾਂ ਦੀ ਰਹਿਨਮਾਈ 
`ਚ ਹੋਵੇ ਤਾਂ ਅਵੱਸ਼ ਸਫਲ ਹੋ ਜਾਂਦੀਆਂ ਹਨ। ਭਗਤੀ ਦਾ 
ਕੋਈ ਵੀ ਅੰਗ ਲੈ ਲਓ, ਇਕੋ ਅੰਗ ਲੈ ਲਓ। ਨੰ” ਤਰ੍ਹਾਂ ਦੀ 
ਭਗਤੀ ਦੀ ਲੋੜ ਨਹੀਂ ਹੈ; ਜੇ ਹੈ ਫੇਰ ਤਾਂ ਉਹ ਮਾਲਾ ਮਾਲ 


ਦਾ ਫਲ ਪੈਂਦਾ ਹੈ, ਇਥੋਂ ਤੱਕ ਅਸੀਂ ਜਾਣਦੇ ਹਾਂ। ਸਾਰੇ ਹੀ 
ਸਮਝਦੇ ਨੇ - 

ਸ਼ਾਚ ਕਹੋ ਸਨ ਲੇਹ ਸਭੈ 

ਜ਼ਿਨ ਪ੍ਰੰਮ ਕੀਓ ਤਿਨ ਹੌ ਪ੍ਰਭ ਪਾਇਓ / 

ਪ੍ਰੇਮ ਦੇ ਤਿਨ ਹਿੱਸੇ ਨੇ - ਇਕ ਤਾਂ ਹੈ ਖਿੱਚ ਪਾਉਣੀ, 
ਖਿੱਚ ਪੈਂਦੀ ਹੈ - ਤੁਰੇ ਜਾਣਾ, ਤੁਰੇ ਜਾਣਾ। ਖਿੱਚਦੇ ਹੀ 


ਰਾਂਡਾ ਰਾਂਝਾ ਕਹਿੰਦੀ ਨੀਂ, ਸੈੱ' ਆਧੇ ਰਾਂਝਾ ਹੋਈ/ 
ਹੈ ਤਾਂ ਇਕ ਤੁਕ ਪਰ ਬੜਾ ਗਹਿਰਾ ਸਿਧਾਂਤ ਹੈ ਇਸ 
ਦੇ ਵਿਚ, ਬਹੁਤ ਹੀ ਗਹਿਰਾ ਸਿਧਾਂਤ ਹੈ। ਵਾਹਿਗੁਰੂ ਵਾਹਿਗੁਰੂ 


੧3।10181151631)60£11131.੮0।੧) 


ਕਹਿੰਦਾ ਜੇ ਵਾਹਿਗੁਰੂ ਬਣ ਗਿਆ, ਐਲਾਨ ਕਰ ਦਿਤਾ ਕਿ 
ਮੈਨੂੰ (ਸੈਤ) ਵਰਿਆਮ ਸਿੰਘ (ਜੀ) ਕੋਈ ਨਾ ਕਹਿਓ। ਫੇਰ 
ਕਹੀਏ ਕੀ ? ਕਹਿੰਦੇ ਇਥੇ ਇਕ ਵਾਹਿਗੁਰੁ ਹੈ ਓਹੀ ਕਹੋ, ਹੋਰ 
ਕੋਈ ਹੈ ਨਹੀਂ ਇਥੇ। ਏਸ ਭਗਤੀ ਨੁੰ, ਪਮਾ ਭਗਤੀ ਨੂੰ ਫਲ 
ਲਗਦਾ ਹੈ ਗਿਆਨ ਦਾ। ਜੇ ਪ੍ਰੇਮਾ ਭਗਤੀ ਨੂੰ ਗਿਆਨ ਦਾ 
ਫਲ ਨਾ ਲੱਗਿਆ ਤਾਂ ਉਹ ਅਜੇ ਉਰ੍ਹੇ ਹੀ ਰਹਿ ਜਾਂਦੀ ਹੈ 
ਪਰ ਜਦੋਂ ਪਰਾ ਭਗਤੀ ਹੁੰਦੀ ਹੈ, ਫੇਰ ਉਹ ਕਹਿੰਦਾ ਹੈ- 
ਮੈ ਨਾਗੰ ਪਰ੍ਭ ਸਭ ਕਿਛੁ ਤੇਰਾ / 

ਈਪੀ' ਨੈਰਗੁਨ ਊਪੀ ਸ਼ਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ/ 

ਪੰਨਾ - 827 

ਹੇ ਵਾਹਿਗੁਰ ! ਤੁੰ ਆਪ ਹੀ ਅਨੇਕਾਂ ਰੁਪ ਧਾਰ ਕੇ 
ਅਨੌਂਕਾਂ ਰੂਪਾਂ ਦੇ ਵਿਚ ਆਪੇ ਖੇਲ ਰਿਹਾ ਹੈ', ਮੈਂ ਨਹੀਂ ਹਾਂ। 
ਗਿਆਨ ਜੇ ਇਕੱਲਾ ਗਿਆਨ ਹੈ ਉਹ ਕਿਉਂਕਿ ਦਿਮਾਗ ਦੀ 
ਚੀਜ਼ ਹੈ, ਦਿਮਾਗ ਦੇ ਵਿਚ ਹੋਸ਼ ਹੈ, ਮੰਤਕ ਹੈ। ਭਗਤੀ ਵਿਚ 
ਹੋਰ ਤਰ੍ਹਾਂ ਦੀ ਬੇਹੋਸ਼ੀ ਹੈ, ਪਿਆਰ ਵਿਚ। ਪਿਆਰ ਦੀ ਜਿਹੜੀ 
ਬੇਹੋਸ਼ੀ ਹੈ, ਉਸ ਬਾਰੇ ਕਹਿੰਦੇ ਹਨ - 

ਇਤਾੀ ਮੰਡਿ ਨ ਸ਼ਮਾਵਈ ਜੋ ਗਲਿ ਪਹਿਰਾ ਹਾਰ 

ਪੰਨਾ - 7095 

ਹਾਰ ਵੀ ਬੁਰਾ ਲਗਦਾ ਹੈ ਸੋਨੇ ਦਾ ਕਿਉਂਕਿ ਇਕ ਹੋਣਾ 
ਚਾਹੁੰਦਾ ਹੈ, ਆਪਣੀ ਹੋਂਦ ਮਿਟਾਉਣੀ ਚਾਹੁੰਦਾ ਹੈ। ਇਸ ਨੂੰ ਚਾਹੇ 
ਗਿਆਨ ਕਹੋ ਪਰ ਇਹ ਫਲ ਭਗਤੀ ਨੂੰ ਲਗਦਾ ਹੈ। 

ਐਸਾ ਪ੍ਰਸ਼ਨ ਹੀ ਗੁਰੂ ਛੇਵੇਂ ਪਾਤਸ਼ਾਹ ਨੂੰ ਪੁੱਛਿਆ । ਪੀਰ 
ਇਕੱਠੇ ਹੋਏ ਸਾਰੇ, ਜਹਾਂਗੀਰ ਨੇ ਭੇਜੇ ਕਿ ਦੇਖੋ ! ਸ਼ਾਹੀ ਲਿਬਾਸ 
ਰੱਖਦਾ ਹੈ, 20-22 ਸਾਲ ਦਾ ਲੜਕਾ ਹੈ ਇਹ, ਇਸ ਦੇ 
ਵਿਚ ਗੁਰੂ ਨਾਨਕ ਪਾਤਸ਼ਾਹ ਵਾਲੀ ਸ਼ਕਤੀ ਹੈ ਜਾਂ ਨਹੀਂ ? 
ਜਮਨਾ ਦਾ ਕੰਢਾ ਹੈ। ਪਹਿਲਾਂ 12 ਪੀਰਾਂ ਨੇ ਗੁਰੂ ਸਾਹਿਬ 
ਚਿਤਵ ਲਈਆਂ। ਮਹਾਰਾਜ ਜੀ ਉਸੇ ਤਰ੍ਹਾਂ ਕਰਕੇ ਬਿਠਾਉਂਦੇ 
ਰਹੇ। ਫੇਰ ਜਦੋਂ ਗੱਲ ਕਰਨ ਲੱਗੇ ਤਾਂ ਉਸ ਵੇਲੇ ਬਿਜਲੀ ਦਾ 
ਲਿਸ਼ਕਾਰਾ ਹੋਇਆ। ਇਕ ਬੀਬੀ ਅਕਾਸ਼ਾਂ `ਚੋਂ ਉਤਰ ਆਈ, 
ਸਚਖੰਡ `ਚੋਂ ਉਤਰ ਆਈ। ਉਸ ਨੇ ਜਦੋਂ ਆ ਕੇ ਗੱਲ ਕਰੀ 
ਕਿ ਮੈਂ ਤਾਂ ਤੁਹਾਡੇ ਦਰਸ਼ਨ ਇਥੇ ਕਰਨਾ ਚਾਹੁੰਦੀ ਸੀ ਸਰੀਰ 
ਵਿਚ। ਉਹ ਪੀਰ ਚੁੱਪ ਕਰ ਗਏ ਕਿ ਇਥੇ ਹੁਣ ਸਾਡੀ ਗੱਲ 
ਨਹੀਂ ਚੱਲ ਸਕਦੀ । 

ਉਨ੍ਹਾਂ ਨੇ ਇਹ ਪੁਛਿਆ ਕਿ ਗੁਰੂ ਜੀ! ਤੁਸੀਂ ਸਿੱਧਾ 
ਗਿਆਨ ਕਿਉਂ ਨਹੀਂ ਕਰਦੇ ? 


ਮਹਾਰਾਜ ਜੀ ਕਹਿਣ ਲੱਗੇ, “ਪੀਰੋ! ਗਿਆਨ ਨਰ ਹੈ, 


ਇਸਤ੍ਰੀ ਹੈ। ਇਸਤੀ-ਇਸਤ੍ੀ ਤੇ ਵਾਰ ਨਹੀਂ ਕਰ ਸਕਦੀ। ਇਸ 


%। 5320੫ 18£[। 5।੧੬। .। ੬00੧ 


53 


ਹੈ ਤੁਹਾਡੇ। ਉਹ ਕਹਿਣ ਲੱਗੇ ਕਿ ਕੋਈ ਨ 
ਰਿ 
ਦਦੈ' ਦੌਸ਼ ਨ ਦੇਊਂ ਕਿਸੈ ਦੋਸ਼ ਕਰੰਮਾ ਆਪਣਿਆ॥ 
ਜੋ ਮੈ ਕੀਆ ਸੋ ਸੈ ਪਾਇਆ ਦੋਸ਼ ਨ ਦੀਜੈ ਅਵਰ ਜਨਾ/ 


ਮਿਤ੍ਰ) ਹੋਰਾਂ ਨੂੰ ਪਤਾ ਹੈ, ਕਣ 
ਮੈਂ ਕਿਹਾ ਕਿ ਮੈਂ ਤਾਂ ਕਹਿੰਦਾ ਹਾਂ ਕਿ ਸਵਾ ਲੱਖ ਪਾਠ ਕਰੋ 
ਮੈਂ ਆਪ ਪੰਜ ਲੱਖ ਪਾਠ ਕਰਾਂਗਾ ਤੇ ਮੇਰੇ ਯਾਦ ਹੈ ਜਿਸ 
ਦਿਨ ਮੈਨੂੰ ਕੋਈ ਕੈਮ ਹੋ ਜਾਣਾ ਤਾਂ ਮੈਂ ਕਹਿਣਾ ਕਿ ਅੱਜ 
ਨਹੀਂ ਸੁਣਾ ਸਕਿਆ। ਮੈਨੂੰ ਉਹ ਜੀਉਂਦੇ ਨਜ਼ਰ ਆਉਂਦੇ ਸਨ। 
ਹਰ ਚੀਜ਼ ਜੀਉਂਦੀ ਪ੍ਰਮੇਸ਼ਰ ਦੇ ਨਾਲ ਰਚੀ ਮਿਚੀ ਨਜ਼ਰ 
ਆਉਂਦੀ ਸੀ। 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਆਪ ਹੀ ਸਭ ਕੁਝ ਹੋ ਜਾਂਦਾ ਹੈ ਪਰ ਇਹ ਪਿਆਰ ਐਸ 
ਤਰ੍ਹਾਂ ਨਹੀਂ ਹੁੰਦਾ - 
ਆਪਣਾ ਲਾਇਆ ਪਗ ਨ ਲਗਈ ਜੇ ਲੋਚੈ ਸ੍ਭ ਕੋਇ॥ 
ਪੰਨਾ - 1378 
ਜਨਮ ਲੰਘ ਜਾਂਦੇ ਨੇ, ਜਨਮ ਦਰ ਜਨਮ ਲੰਘਦਾ 
ਤੁਰਿਆ ਜਾਂਦਾ ਹੈ ਪਰ ਪਿਆਰ ਧੈਦਾ ਹੋਣਾ ਔਖਾ ਹੈ। ਸੋ 
ਹੁਣ ਮੈਂ ਅਸਲੀ ਗੱਲ ਤੇ ਆਵਾਂ ਕਿ ਸੈਗਤ ਪਿਆਰ ਕਰਦੀ 
ਹੈ ਬਹੁਤ ਜ਼ਿਆਦਾ, ਚਾਹੇ ਪ੍ਰਦੇਸਾਂ ਵਿਚ ਰਹਿਣ ਵਾਲੇ ਨੇ 
ਚਾਹੇ ਇਥੇ ਤੁਸੀਂ ਰਹਿਣ ਵਾਲੇ ਹੋ, ਯੂ.ਪੀ. ਵਾਲੇ ਮੈਨੂੰ ਹੁਣ 
ਤਾਈਂ ਨਹੀਂ ਭੁੱਲੇ । ਉਹ ਮੇਰੀ ਯਾਦ ਦਾ ਹਿੱਸਾ ਬਣ ਚੁੱਕੇ ਨੇ। 
ਆਉਂਦੇ ਹੋ, ਕਿੰਨੀ ਹਿੰਮਤ ਦੇ ਨਾਲ ਸੈਗਤ ਇਥੇ ਪਹੁੰਚਦੀ 
ਹੈ, ਪਿਆਰ ਤੋਂ` ਬਿਨਾਂ ਤਾਂ ਐਸਾ ਹੁੰਦਾ ਨਹੀਂ ਹੈ। ਘਰ ਬਾਰ 
ਦੇ ਕੰਮ ਬੀਬੀਆਂ ਛੱਡਦੀਆਂ ਨੇ, ਤੁਸੀਂ ਛਡਦੇ ਹੋ । ਮੈਂ ਹੈਰਾਨ 
ਸੀ, ਕੱਲ੍ਹ ਮੈਂ ਆ ਰਿਹਾ ਸੀ ਇਕ ਟਰੱਕ ਦੇ ਵਿਚ ਬੀਬੀਆਂ 
ਕੁਝ ਬੈਠੀਆਂ ਸਨ ਤੇ ਮੇਰੇ ਨਾਲ ਜੋ ਬੈਠੇ ਸੀ, ਕਹਿੰਦੇ, ਜੀ! 
ਕਿੰਨੇ ਔਖੇ ਹੋ ਕੇ ਆਉਂਦੇ ਨੇ ਇਹ ? ਮੈਂ ਕਿਹਾ ਕਿ ਇਹ 24- 


24 ਘੰਟੇ, 24 ਤੋਂ ਵੀ ਵੱਧ 36 ਘੰਟੇ ਟਰੱਕਾਂ ਵਿਚ ਬੈਠ ਕੇ 


ਹੈ ਕਿ ਮੈਂ ਬਿਮਾਰ ਨਹੀਂ ਹਾਂ, ਬਿਲਕੁਲ ਬਿਮਾਰ ਨਹੀਂ, 
ਹਾਂ, ਮੇਰਾ ਸਰੀਰ ਬਿਮਾਰ ਹੈ। ਕਹਿੰਦੇ ਅਰਦਾਸ ਕਰੋ, ਆਪਣਾ 
ਆਪਣਾ ਖਿਆਲ ਹੈ, ਸਾਰੇ ਕਹਿੰਦੇ ਨੇ ਕਿ ਅਰਦਾਸ ਕਰੋ ਜੀ। 


ਅੱਗੇ ਕਰਨੀ ਹੈ ਉਹ ਤਾਂ ਜਾਣਦਾ ਹੀ ਹੈ, ਮੇਰੇ ਸਰੀਰ ਨੇ 


ਪੰਨਾ - 5 

ਇਹ ਤਾਂ ਮੈਨੂੰ ਬਖਸ਼ੀ ਗਈ ਹੈ। ਇਹ ਠੀਕ ਹੋ ਜਾਏਗੀ 
ਜੇ ਦਵਾਈਆਂ-ਕੀਤਿਆਂ ਨਾਲ ਠੀਕ ਹੋਣਾ ਹੋਇਆ। ਦੂਸਰਾ 
ਇਹ ਹੈ ਕਿ ਜਦੋਂ ਮੈਂ ਤੁਲਨਾ ਕਰਦਾ ਹਾਂ ਤਾਂ ਤੁਹਾਡਾ 
ਸਾਰਿਆਂ ਦਾ ਪਿਆਰ ਏਸ ਗੱਲ ਤੇ ਮੈਨੂੰ ਸੋਚਣ ਨੂੰ ਮਜ਼ਬੂਰ 
ਕਰਦਾ ਹੈ ਕਿ ਸੈਗਤ ਬਹੁਤ ਬਿਹਬਲ ਹੋ ਜਾਏਗੀ। ਸਰੀਰ ਤਾਂ 
ਛੱਡਣੇ ਹੀ ਹੁੰਦੇ ਨੇ, ਔਖਾ ਹੋ ਜਾਏਗਾ ਇਨ੍ਹਾਂ ਨੂੰ ਬਹੁਤ ਪਰ 
ਮੈਂ ਆਰ ਵੀ ਹਾਂ, ਪਾਰ ਵੀ ਹਾਂ। ਆਰ ਦੇ ਵਿਚ ਮੇਰਾ ਤੁਹਾਡੇ 
ਨਾਲ ਸਬੈਧ ਹੈ। ਗੱਲ ਸਮਝੋ ਇਕ। ਇਕ ਦਰਿਆ ਤੋਂ ਆਰ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬003) 


ਇਕਾ ਘੜੀ ਨ ਮਿਲਤੇ ਤਾ ਕਲਿਜਗੁ ਹੋਤਾ॥ 

ਹਣਿ ਕਦਿ ਮਿਲੀਐ ਪ੍ਰਿਆ ਤੁਧ ਭਗਵੰਤਾ # 

ਮੋਹਿ ਰੈਣਿ ਨ ਵਿਹਾਵੈ ਨੰਦ ਨ ਆਵੈ 

ਬਿਨੁ ਦੇਥੋਂ ਗੁਰ ਦਰਬਾਰੇ ਜੀਉ / ਸ਼ਬਦ ਹਜ਼ਾਰੇ 


ਪਿਛਲੇ ਸਾਲ ਇਹ ਸ਼ਬਦ ਪੜ੍ਹਿਆ ਸੀ - “ਕਦੇ ਹੋਣਗੇ 
ਸੰਜੋਗਾਂ ਨਾਲ ਮੇਲੇ.....॥ ਉਹ ਸੈਗਤ ਨੇ ਪੜ੍ਹਿਆ ਨਹੀਂ ਸੀ, 
ਰੱਦ ਕਰ ਦਿਤਾ ਤੇ ਮੈਨੂੰ ਪਤਾ ਲੱਗ ਗਿਆ ਕਿ ਮੈਨੂੰ ਹੁਣ 
ਅਗਲੇ ਸਮਾਗਮ ਤੱਕ ਜਾਣ ਨਹੀਂ ਦੇਣਾ ਇਨ੍ਹਾਂ ਨੇ। ਸੈਗਤ 
ਦੀ ਖਿੱਚ ਵੀ ਬੜੀ ਜ਼ਬਰਦਸਤ ਹੈ । ਕੋਈ ਸਰੀਰ ਐਸਾ ਨਹੀਂ 
ਸੀ ਜਿਸ ਦੀਆਂ ਅੱਖਾਂ 'ਚ ਪਾਣੀ ਨਾ ਆਇਆ ਹੋਵੇ । ਮੈਥੋਂ 
ਵੀ ਸੈਭਾਲਿਆ ਨਾ ਗਿਆ, ਸੈਤ ਸਾਧੂ ਸਿੰਘ ਜੀ ਵੀ ਬਹੁਤ 
ਹੀ ਜ਼ਿਆਦਾ ਵੈਰਾਗ ਵਿਚ ਆ ਗਏ, ਵੇਦ ਭਾਰਤੀ ਜੀ ਵੀ 
ਆ ਗਏ, ਸੈਗਤ ਸਾਰੀ ਬੈਰਾਗ ਵਿਚ ਆ ਗਈ। ਇਕ ਸਾਲ 
ਤੁਸੀਂ ਮੇਰਾ ਹੋਰ ਲੈਘਾ ਦਿਤਾ। ਹੁਣ ਅੱਗੇ ਦੀ ਗੱਲ ਹੈ ਕਿ 


੧3।101181151631)60£11131.੮0।੧) 


੨ ੯੨. 


ਅਰਦਾਸ ਤਾਂ ਮੈਂ ਕਰਨੀ ਨਹੀਂ, ਕਿਸਦੇ ਅੱਗੇ ਅਰਦਾਸ ਕਰਾਂ ? 
ਜਦੋਂ ਦੇਣਾ ਹੀ ਉਸ ਨੇ ਹੈ, ਉਹ ਕਿਤੇ ਜਾਣਦਾ ਨਹੀਂ ਹੈ ? 
ਜਿੱਥੇ ਰੱਖੇਗਾ ਠੀਕ ਹੈ। ਬਾਕੀ ਜਿਨਾ ਚਿਰ ਆਪਣਾ ਸੈਜੋਗ 
ਹੈ, ਜਿੰਨਾ ਚਿਰ ਹੁਕਮ ਨਹੀਂ ਆਉਂਦਾ, ਓਨਾ ਚਿਰ ਮੈਂ ਸੇਵਾ 
ਵਾਸਤੇ ਤੁਹਾਡੇ ਹਾਜ਼ਰ ਹਾਂ। ਸੈਗਤਾਂ ਕਰਾਉਂਦੀਆਂ ਨੇ ਸੇਵਾ। 
ਸੋ ਏਸ ਤਰ੍ਹਾਂ ਦੀ ਕੋਈ ਗਿਣਤੀ ਨਹੀਂ ਕਰਨੀ ਚਾਹੀਦੀ। 

ਸੋ ਬੜੀ ਮੈਨੂੰ ਖੁਸ਼ੀ ਹੋਈ ਹੈ ਕਿ ਤੁਸੀਂ ਬਹੁਤ ਦੂਰ ਦੂਰ 
ਤੋਂ ਪਹੁੰਚੇ ਹੋ, ਤਿਨ ਦਿਨ ਦਾ ਸਮਾਗਮ ਹੋਰ ਰਹਿੰਦਾ ਹੈ, ਬਹੁਤ 
ਲਟ ਵੱਟੇ ਵਡੇ ਵਿਦਵਾਨ =ਣਾੜੋਟਰੇ` ਆਪਣੀ ਜ਼ਿੰਦਗੀ 
ਦੇ ਤਜਰਬੇ, ਉਨ੍ਹਾਂ ਗੱਲਾਂ ਨੂੰ ਫੜ ਲਓ। ਫੜ ਕੇ ਕਿਸੇ ਰਸਤੇ 
ਚੱਲੀਏ। ਫੇਰ ਜਿਸ ਦੇ ਨਾਲ ਪਿਆਰ ਹੁੰਦਾ ਹੈ, ਸਰੀਰ ਛੱਡਣ 
ਤੋਂ ਬਾਅਦ ਉਥੇ ਹੀ ਜਾਈਦਾ ਹੈ। ਜੇ ਗੁਰੂ ਨਾਨਕ ਪਾਤਸ਼ਾਹ 
ਨਾਲ ਪਿਆਰ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਹੀ 
ਜਾਵਾਂਗੇ, ਜੇ ਧਰਮਰਾਜ ਨਾਲ ਪਿਆਰ ਪੈ ਗਿਆ - ਜਮਦੂਤਾਂ 
ਨਾਲ, ਫੇਰ ਉਥੇ ਜਾਈਦਾ ਹੈ। ਸੋ ਫੇਰ ਇਕੱਠੇ ਹੋ ਜਾਈਦਾ 
ਹੈ। ਫੇਰ ਉਥੋਂ ਤੋਰ ਦਿੰਦੇ ਨੇ - 

ਜਾੜਿ ਜੁੜਿ ਵਿਛੜੇ, 'ਵਿਛੁੜਿ ਜੁੜੇ ॥ 

ਜੀਵਿ ਜੀਵ ਅਏ, ਮੁਏ ਜੀਵੇ / 

ਕੇਤਿਆ ਕੇ ਬਾਪ, ਕੇਤਿਆ ਕੇ ਬੇਟੇ 

ਕੌੜੇ ਗੁਰ ਚੋਲੇ ਹੂਏ # ਪੰਨਾ - 7238 

ਇਸ ਸੈਸਾਰ ਵਿਚ ਤਾਂ ਇਵੇਂ ਜਿਵੇਂ ਚਲਦਾ ਰਹਿੰਦਾ ਹੈ, 
ਸਰੀਰ ਬਦਲਦੇ ਰਹਿੰਦੇ ਨੇ, ਪਛਾਣ ਹਟ ਜਾਂਦੀ ਹੈ ਪਰ ਜੇ 
ਪਿਆਰ ਜੀਉਂਦਾ ਰੱਖੇ ਫੇਰ ਉਸ ਨੂੰ ਮਿਲਦਾ ਹੈ। ਸੋ ਇਸ 
ਕਰਕੇ ਮੇਰੀ ਬੇਨਤੀ ਹੈ ਕਿ ਕੋਈ ਚਿੰਤਾ ਨਾ ਕਰੋ। ਮੈਂ ਤਾਂ 
ਹੁਣ ਕਿੰਨਾ ਹੀ ਬੋਲ ਗਿਆ, ਚਾਹੇ ਮੈਂ ਕੀਰਤਨ ਵੀ ਕਰ 


ਹੈ, ਉਸ ਦੇ ਵਿਚੋਂ ਵੀ ਬਹੁਤ ਕੁਝ ਮਿਲ ਜਾਂਦਾ ਹੈ, ਸ਼ਕਤੀ 
ਆਉਂਦੀ ਹੈ। 
ਵਾਹਿਗੁਰੂ ਜੀ ਕਾ ਖਾਲਸਾ 
ਵਾਹਹਿਗੁਰੂ' ਜੀ ਕੀ ਫਤਹਿ/ 


ਮਿਤੀ 30-9-2001 ਨੂੰ ਕੀਤੇ ਪ੍ਰਵਚਨ 


ਹੁਣੇ ਮੇਰਾ ਡਾਕਟਰ ਆਇਆ ਸੀ ਪੀ.ਜੀ.ਆਈ ਤੋਂ 


%। 5320੫ 18£[। 5।੧੬। .। ੬00੧ 


55 


ਕਹਿੰਦੇ ਹੁੰਦੇ ਸਨ ਕਿ ਇਹ ਨਿਰਮੋਹਾ ਬਹੁਤ ਹੈ, ਜਮ੍ਹਾਂ ਹੀ ਨਹੀਂ 
ਭਿੱਜਦਾ, ਭਿੱਜਦਾ ਹੈ ਕੋਈ ਸਾਧੂ ਆ ਜਾਵੇ ਤਾਂ। ਉਸ ਦੇ ਪਿਛੇ 
ਪਿਛੇ ਤੁਰਿਆ ਫਿਰਦਾ ਹੈ। ਛੋਟੀ ਜਿਹੀ ਉਮਰ ਤੋਂ ਹੀ ਸੀ, ਮੈਨੂੰ 
ਵੀ ਪਤਾ ਨਹੀਂ ਸੀ, ਉੱਵ ਮੈਂ ਬਚਪਨ ਤੋ ਹੀ ਐਸਾ ਕਰਦਾ ਸੀ। 
ਇਸੇ ਕਰਕੇ ਪਿਆਰ ਦਾ ਵਿਸ਼ਾ ਬਾਰ ਬਾਰ ਮੈਂ ਰੱਖਦਾ ਸੀ । ਤੁਸੀਂ 
ਬੜੀ ਮਿਹਨਤ ਕੀਤੀ ਹੈ, ਕਿੰਨਾ ਪੁੰਨ ਤੁਸੀਂ ਖੱਟਿਆ ਹੈ - 
ਕਈਂ ਕੇਂਟਕ ਜਗ ਫਲਾ ਸੁਣਿ ਗਾਵਨਹਾਰੇ ਰਾਮ / 
ਪੰਨਾਂ - 546 


ਉਹ ਰੋਂਦਾ ਫਿਰਦਾ ਸੀ। ਉਹ ਇਕ ਕਿਰਿਆ ਸੀ ਉਨ੍ਹਾਂ ਦੀ। 
ਜਿਸ ਵਕਤ ਹਨੂੰਮਾਨ ਮਿਲਿਆ ਉਸ ਨੇ ਦੇਖੀ ਉਨ੍ਹਾਂ ਦੀ 
ਕੀਰਤੀ ਤੇ ਹਨੰਮਾਨ ਨੇ ਪੇਸ਼ਕਸ਼ ਕਰੀ ਕਿ ਮਹਾਰਾਜ! ਮੈਂ ਮਦਦ 
ਕਰਦਾ ਹਾਂ ਤੁਹਾਡੀ ਕਿਉਂਕਿ ਮੈਨੂੰ ਪਵਨਪੁਤ ਕਹਿੰਦੇ ਨੇ, ਮੇਰੇ 
ਸਾਮੂਣੇ ਕੋਈ ਸਮੁੰਦਰ ਨਹੀਂ ਹੈ। ਰਾਵਣ ਹੈ ਲੈਕਾਂ ਦਾ ਰਾਜਾ 
ਉਥੇ ਮੈਂ ਟੋਲ੍ਹ ਲਵਾਂਗਾ, ਸੀਤਾ ਜੀ ਨੂੰ। ਉਸ ਨੂੰ ਗਏ ਨੂੰ 
ਕਾਫੀ ਦੇਰ ਹੋ ਗਈ। ਇਉਂ' ਨਹੀਂ ਕਿ ਇਕ ਦਿਨ ਦੇ ਐਦਰ 
ਹੀ ਮੁੜ ਆਇਆ ਹੋਵੇ। ਸੀ ਰਾਮ ਚੰਦਰ ਜੀ ਰੋਜ਼ ਸਮੁੰਦਰ 
ਦੇ ਕੌਢੇ ਚਲੇ ਜਾਂਦੇ ਸਨ, ਲੈਕਾਂ ਵਲ ਦੇਖਦੇ ਰਹਿੰਦੇ ਸਨ। 
ਜਦੋ ਹਨੂੰਮਾਨ ਆਇਆ ਤਾਂ ਉਨ੍ਹਾਂ ਨੇ ਕਿਹਾ ਕਿ - 

“ਆਹ ਹਨੂਮਾਨ/ ਕਹਿਓ ਰਘਬੀਰ / 

ਕੁਛ ਸ਼ਧ ਹੈ ਸੰਘ ਕੀ ਛਿਤ ਮਨਹਿ ?” 

ਇਹ ਦਸ ਕਿ ਕੁਝ ਸੀਤਾ ਜੀ ਦਾ ਪਤਾ ਨਿਕਲਿਆ ? 
ਕਹਿੰਦਾ ਕਿ ਹਾਂ ਮਹਾਰਾਜ ! 

“ਹੈ ਪ੍ਰਭ, ਲੰਕ ਕਲੰਕ /ਬਿਨਾ 

ਬਸ਼ਹਿ ਤਰ ਰਾਵਣ ਬਾਗ ਕੇ ਆਗਾੀੰ।” 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਉਹ ਕਿਸੇ ਮਕਾਨ ਵਿਚ ਨਹੀਂ ਰਹਿ ਰਹੀ। ਰਾਵਣ ਦੇ 


ਕਹਿੰਦੇ, “%ਨੰਵਤ ਹੈ ?” 
ਇਹ ਇਕ ਬੜਾ ਭਾਰੀ ਸਵਾਲ ਹੈ। ਪਿਆਰ ਵਾਲਾ 
ਜੀਉੱਦਾ ਨਹੀਂ ਹੁੰਦਾ। ਬਹੁਤ ਔਖਾ ਹੈ ਪਿਆਰ ਵਾਲੇ ਨੂੰ 
ਜੀਉਣਾ। ਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਸ਼ਬਦ ਪੜ੍ਹੋ - 
ਮੋਰਾ ਮਨੁ ਲੋਚੈ ਗੁਰ ਦਰਸ਼ਨ ਤਾਈ / 
ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਸ਼ਬਦ ਹਜ਼ਾਰੇ 
ਆਪਾਂ ਤਾਂ ਐਵੇਂ ਹੀ ਪੜ੍ਹ ਲੈਂਦੇ ਹਾਂ ਨਾ, ਕਦੇ ਗਹਿਰਾ 


ਗ਼ਨੇ ਖਿੱਚ ਜਿਨ੍ਹਾਂ ਨੇ ਖਾਹੀ ਓ ਕਰ ਅਰਮ ਨਹੀਂ ਬਹਿੰਦੇ / 
ਨਿਹ ਵਾਲੇ ਨੈਣਾਂ ਕੀ ਨਦਰ ਓ ਇਨੇ ਰਾਤ ਪਏ ਵਹਿੰਦੇ/ 
ਇਕੋ ਲਗਨ ਲਗੀ ਲਈ ਜਾਂਦੀ ਹੈ ਟੌਰ ਅਨੰਤ ਉਨ੍ਹਾਂ ਦੀ 
ਵਸਲੋਂ' ਉਰੇ ਮੁਕਾਮ ਨ ਕੋਈ ਸੋ ਚਾਲ ੫ਏ ਨਿਤ ਗਹਿੰਦੇ / 
ਡਾ. ਭਾਈ ਵੀਰ ਸਿਘ 
ਵੱਡੇ ਭਾਗਾਂ ਵਾਲਾ ਸੀ ਧੰਨਾ, ਬਹੁਤ ਭਾਗਾਂ ਵਾਲਾ। 
ਕਹਿੰਦੇ ਨੇ ਅਨਪੜ੍ਹ ਮੁੰਡਾ ਸੀ ਜੱਟਾਂ ਦਾ ਪਰ ਭਾਗ ਸੀ ਉਸ 
ਦੇ। ਉਸ ਨੂੰ ਸੱਚੀ ਲਗਨ ਸੀ ਪ੍ਰਮੇਸ਼ਰ ਨੂੰ ਮਿਲਣ ਦੀ। 
ਬਾਹਮਣ ਨੇ ਠੱਗੀ ਕਰੀ - 
ਪਥ੍ਰ ਇਕ ਲਪੇਟਿ ਕਰਿ ਦੇ ਧੰਨੰ ਨੋ ਗੈਲ ਛੁਡਾਵੈ 
ਭਾਈ ਗੁਰਦਾਸ ਜੀ, ਵਾਰ 1073 
ਪਰ ਉਸ ਨੇ ਪੰਡਤ ਦਾ ਧਨਵਾਦ ਕਰਿਆ ਤੇ ਕਹਿੰਦਾ 
ਕਿ ਪੰਡਤ ਜੀ! ਮੈਂ ਤੁਹਾਨੂੰ ਕੀ ਦੇਵਾਂ ? ਸਭ ਤੋ'` ਚੰਗੀ ਗਾਂ, 
ਕਪਲ ਗਾਂ ਉਸਦੇ ਕਿੱਲੇ ਤੇ ਬੰਨ੍ਹ ਆਇਆ ਤੇ ਪੰਡਤ ਨੇ 
ਲੈ ਲਈ ਪਰ ਉਸ ਦੇ ਅੰਦਰ ਕਿੰਨਾ ਹੱਦ ਤੋਂ` ਵੱਧ ਪਿਆਰ 
ਸੀ, ਸਾਰੀ ਰਾਤ ਨਹੀਂ ਸੁੱਤਾ। ਅੰਮ੍ਰਿਤ ਵੇਲੇ ਉਠ ਕੇ ਪਹਿਲਾਂ 
ਆਪ ਇਸ਼ਨਾਨ ਕੀਤਾ ਤੇ ਫੇਰ ਠਾਕੁਰ ਨੁੰ ਇਸ਼ਨਾਨ 


ਕਰਾਇਆ ਤੇ ਇਸ਼ਨਾਨ ਕਰਾ ਕੇ ਚੌਂਕੀ ਤੇ ਰੱਖਿਆ। ਰੋਟੀ 
“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬003) 


ਪੜ੍ਹਨ ਪੜ੍ਹਾਉਣ ਨਾਲ, ਨਾ ਅਰਥ ਲਿਖਣ ਨਾਲ। ਜੇ ਕੋਈ 
ਕਰ ਕਿ ਕਲ ਬਾਣੀ ਪੜ੍ਹਨੀ ਚਾਹੀਦੀ ਹੈ 
ਸ਼ੁੱਧ ਪਰ ਪਿਆਰ ਦਾ ਮੁਕਾਬਲਾ ਨਹੀਂ ਹੈ। ਪਿਆਰ ਦੇ ਵਿਚ 
ਤਾਂ ਅੱਟੀਆਂ-ਸੱਟੀਆਂ ਜਿਹੜੀਆਂ ਗੱਲਾਂ ਨੇ, ਅਟਪਟੀਆਂ... 
ਹੋਰ ਕਿਹੜੀਆਂ ਆਉਂਦੀਆਂ ਸੀ ਵਿਚਾਰੇ ਨੂੰ ਗੱਲਾਂ, ਜੋ ਮੈਹ 
ਵਿਚ ਆਈ ਉਹ ਵਿਚਾਰਾ ਕਹੀ ਗਿਆ। ਨਤੀਜਾ ਕੀ 
ਹੋਇਆ ? ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਰੋਟੀ ਖਾਣ ਲਗ 
ਗਿਆ ਸਾਮਣੇ ਆ ਕੇ, ਪਿਆਰ ਦਾ ਕ੍ਰਿਸ਼ਮਾ ਹੈ ਉਹ। 
ਨਾਮਦੇਵ ਦਾ ਵੀ ਇਸੇ ਤਰ੍ਹਾਂ ਹੋਇਆ, ਬੇਣੀ ਭਗਤ ਦਾ ਵੀ 
ਇਸੇ ਤਰ੍ਹਾਂ ਹੋਇਆ। ਜੇ ਵਾਹਿਗੁਰੂ ਨਾਲ ਪਿਆਰ ਕਰਨਾ ਹੈ, 
ਤੁਸੀਂ ਸਾਰੀ ਸੈਗਤ ਬੈਠੇ ਹੋ, ਮਨ ਨਾ ਟਿਕਣ ਦਾ ਸਵਾਲ 
ਨਹੀਂ ਪੈਦਾ ਹੋਇਆ ਕਰਦਾ। ਇਹ ਨਾ ਕਹੋ ਸੰਤਾਂ ਨੂੰ ਕਿ 
ਮੇਰਾ ਮਨ ਨਹੀਂ ਟਿਕਦਾ, ਉਨ੍ਹਾਂ ਨੂੰ ਕਹੋ ਮੈਨੂੰ ਪਿਆਰ ਨਹੀਂ 
ਹੈ ਰੱਬ ਦਾ, ਮੇਰੇ ਅੰਦਰ ਪਿਆਰ ਪੈਦਾ ਨਹੀਂ ਹੋ ਸਕਿਆ 
ਮਹਾਂਪੁਰਸ਼ੋ ਕ੍ਰਿਪਾ ਕਰੋ। ਜੇ ਪਿਆਰ ਹੋ ਗਿਆ ਫੇਰ ਤਾਂ ਸਵਾਲ 
ਹੀ ਨਹੀਂ ਹੁੰਦਾ ਕੋਈ, ਫੇਰ ਤਾਂ ਖਿੱਚ ਹੀ ਖਿੱਚ ਹੋਇਆ ਕਰਦੀ 


੧3।101181151631)60£11131.੮0।੧) 


ਮਹਾਰਾਜ ਜੀ ਕਹਿਣ ਲੱਗੇ ਕਿ ਸਿੰਘੇ ! ਦੇਖੋ ਪਿਆਰ ਦੀ 
ਗੱਲ, ਤੁਸੀਂ ਥੋੜ੍ਹੇ ਦਿਨਾਂ ਬਾਅਦ ਕਹਿ ਦਿੰਦੇ ਹੋ ਕਿ ਮੈਂ ਤਾਂ ਜੀ 


ਘਰ ਦੀ ਖਬਰ ਲੈ ਜਾ ਕੇ। ਇਹ ਨਹੀਂ ਕਿ ਆਪ ਗੁਰੂ ਨੂੰ ਕਹੋ ਕਿ 
ਮੈਂ ਜਾਣਾ ਹੈ ਜੀ ਘਰ ਨੂੰ, ਇਹ ਨਹੀਂ ਪਿਆਰ ਹੋਇਆ ਕਰਦਾ। ਸੋ 
ਏਸ ਤਰ੍ਹਾਂ ਪਿਆਰ ਦੀਆਂ ਮਿਸਾਲਾਂ ਭਾਈ ਗੁਰਦਾਸ ਜੀ ਨੇ ਵੀ 
ਦਿਤੀਆਂ ਨੇ ਕਿ ਦੁਨਿਆਵੀ ਪਿਆਰ ਦੇ ਵਿਚ ਜੇ ਐਨੀ ਖਿੱਚ ਹੈ 
ਫੇਰ ਜਿਹੜਾ ਵਾਹਿਗੁਰੂ ਨੂੰ ਪਿਆਰ ਕਰੇ ਉਸ ਨੂੰ ਤਾਂ ਪ੍ਰਮੇਸ਼ਰ ਮਿਲ 
ਜਾਂਦਾ ਹੈ। 
ਸੋ ਪਿਛਲੇ ਸਾਲ ਵੀ ਆਪਾਂ ਚਾਰ ਦਿਨ ਲਗਾਤਾਰ 
ਪਿਆਰ ਦੀ ਗਾਥਾ ਸੁਣਦੇ ਰਹੇ, ਸਮਾਗਮ ਦੇ ਆਖਰੀ ਦਿਨ 
ਪਿਆਰ ਦਾ ਅਤਾਹ ਹੜ੍ਹ ਨਾ ਮੈਥੋਂ ਸੈਭਾਲਿਆ ਗਿਆ, ਨਾ 
ਸੈਤ ਸਾਧੂ ਸਿੰਘ ਜੀ ਤੋਂ ਸੈਭਾਲਿਆ ਗਿਆ, ਵੇਦ ਭਾਰਤੀ 
ਜੀ ਵੀ ਉਠ ਕੇ ਆ ਗਏ। ਸੈਗਤ ਤੋ ਸਾਂਭਿਆ ਹੀ ਨਾ 
ਗਿਆ। ਇਹ ਸਭ ਤੋ ਸੁਖਾਲਾ ਸਾਧਨ ਹੈ। ਜੇ ਪਿਆਰ ਹੈ 
ਹਿਰਦੇ ਵਿਚ, ਫੇਰ ਬਦਾ ਕਹਿ ਹੀ ਨਹੀਂ ਸਕਦਾ ਕਿ ਮੈਨੂੰ ਤਾਂ 
ਜਾਗ ਹੀ ਨਹੀਂ ਆਉਂਦੀ। ਉਹ ਤਾਂ ਉਠ ਕੇ ਬੈਠ ਜਾਏਗਾ, 
ਪ੍ਰਮੇਸ਼ਰ ਨਾਲ ਜੁੜੇਗਾ - 
ਭਿੰਨ ਰੈਨੜੀਐ ਚਾਮਕਨਿ ਤਾਰੇ # 
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥ ਪੰਨਾ - 45੭9 
ਜਿਨ੍ਹਾਂ ਨੇ ਰਾਮ ਨੂੰ ਪਿਆਰ ਕਰਿਆ ਉਹ ਜਾਗਦੇ ਨੇ। 
ਪਿਆਰ ਦੀ ਬਾਤ ਮਹਾਰਾਜ ਜੀ ਨੇ ਫੇਰ ਲੈ ਆਉਂਦੀ ਤੇ 
ਪਿਆਰ ਦੀ ਗੱਲ ਕਰਦੇ ਫੁਰਮਾਨ ਕਰਦੇ ਹਨ - 
ਜਿਉਂ ਮਛੁਲੀ ਨ ਪਾਣੀਐ ਕਿਓਂ ਜੀਵਣੁ ਪਾਵੈ ॥ 
ਬੂੰਦ ਵਿਹੁਣਾ ਚਾਤ੍ਰਿਕ ਕਿਉਂ ਕਰ ਤ੍ਰਿਪਤਾਵੈ ॥ 
ਨਾਦ ਕੁਰੰਕਹਿ ਬੇਹਿਆ ਸਨਮੁਖ ਉਠਿ ਧਾਵੈ / 
ਭਾਵਰ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ॥ 
ਤਿਉਂ ਸੰਤ ਜਨਾ ਗਰ ਪ੍ਰੰਹੈਤਿ ਹੈ ਦੇਖਿ ਦਰਸੁ ਅਘਾਵੈ / 
ਪੰਨਾ - 708 
ਜੇ ਪਿਆਰ ਹਿਰਦੇ ਵਿਚ ਪੈਦਾ ਹੋ ਜਾਵੇ ਤਾਂ ਇਹ 
ਸੁਖਾਲੇ ਤੋਂ ਸੁਖਾਲਾ ਰਸਤਾ ਹੈ। ਇਕ ਦੋ ਚਾਰ ਨਹੀਂ ਲੱਖਾਂ 


%। 5320੫ 18£[। 5।੧੬। .। ੬00੧ 


27 


ਦੀ ਤਾਦਾਦ ਵਿਚ ਲੈਘ ਜਾਂਦੇ ਨੇ, ਆਪਣੇ ਗੁਰੂ ਦੇ ਦੇਸ਼ 
ਪਹੁੰਚ ਜਾਣਗੇ। ਏਧਰ ਅੱਖ ਮੀਚਾਂਗੇ ਓਧਰ ਗੁਰੂ ਦੀ ਸਵਾਰੀ 
ਤਿਆਰ ਖੜ੍ਹੀ ਹੋਏਗੀ, ਜੇ ਪਿਆਰ ਹੀ ਨਹੀਂ ਪਾਇਆ ਤਾਂ 
ਫੇਰ ਦੱਸੋ ਕੀ ਹੋਵੇ ? ਪਿਆਰ ਦੀ ਐਸੀ ਕਰਾਮਾਤ ਹੈ। ਪਿਆਰ 


ਵਾਲਾ ਜਦੋਂ ਸਰੀਰ ਛੱਡਦਾ ਹੈ ਤਾਂ ਸਿੱਧਾ ਆਪਣੇ ਇਸ਼ਟ ਕੋਲ 


ਨਹੀਂ, ਬੇਬੇ ਚੜ੍ਹਾਈ ਕਰੀ ਮੈਂ ਰੋਇਆ ਹੀ ਨਹੀਂ, ਭਰਾ ਚੜ੍ਹਾਈ 
ਕਰਿਆ ਜਵਾਨ ਮੈਂ ਰੋਇਆ ਹੀ ਨਹੀਂ ਪਰ ਉਹ ਮੈਥੋਂ ਸਹਿ 
ਨਾ ਹੋਇਆ। ਇਕ ਸਾਲ ਮੈਨੂੰ ਰੋਂਦੇ ਨੂੰ ਲੈਘ ਗਿਆ, ਜਦੋਂ 
ਇਕੱਲਾ ਹੋਵਾਂ ਰੋਵਾਂ, ਖੇਤ 'ਚ ਇਕੱਲਾ ਹੋਵਾਂ, ਦਫਤਰ `ਚ 
ਇਕੱਲਾ ਹੋਵਾਂ, ਇਕੱਲਾ ਤੁਰਿਆ ਜਾਂਦਾ ਹੋਵਾਂ ਤਾਂ ਰੋਣਾ ਮੈਂ। 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਇਹ ਨਹੀਂ ਕਿ ਤੁਸੀਂ ਚਲੇ ਗਏ, ਸੁੰਨ ਲੱਗਣੀ ਮੈਨੂੰ ਕਿ ਸੈਨਾ 
ਹੋ ਗਿਆ, ਰਿਹਾ ਨਹੀਂ ਕੁਝ ਮੇਰਾ। ਸੋ ਉਹ ਪਿਆਰ 25 ਸਾਲ 
ਤੋਂ ਉਤੇ ਉਵੇਂ ਜਿਵੇਂ ਪਿਆ ਹੈ ਨਵਾਂ ਨਰੋਆ, ਪਿਆਰ ਨਹੀਂ 
ਪੁਰਾਣਾ ਹੁੰਦਾ ਕਦੇ ਵੀ - 
ਸਚ ਪੁਰਾਣਾ ਨ ਥੀਐ ਨਮ ਨ ਸ਼ੈਲਾ ਹੋਇ/ 
ਪੰਨਾ - 1248 
ਪਿਆਰ ਵਾਹਿਗੁਰੂ ਦਾ ਰੂਪ ਹੈ ਤੇ ਮੈਂ ਇਸੇ ਕਰਕੇ ਗੱਲ 
ਕਹੀ ਸੀ_ਕਿ ਮੈਂ ਵਿਚਾਲੇ ਹਾਂ। ਇਕ ਆਰ ਹੈ ਇਕ ਪਾਰ 
ਹੈ। ਪਾਰ ਵਾਲੇ ਦਾ ਕਿਹਾ ਮੈਂ ਮੰਨਣਾ ਹੈ ਹਰ ਹਾਲਤ ਵਿਚ, 
ਉਰਾਰ ਵਾਲ਼ਿਆਂ ਤੋਂ ਮੈਂ ਮਾਫੀ ਮੰਗ ਲਵਾਂਗਾ ਕਿਉਂਕਿ ਇਨ੍ਹਾਂ 


`ਚੋਂ ਕੱਢ ਦਿਓ, ਜਿੰਨੇ ਤੁਸੀਂ ਬੈਠੇ ਹੋ। ਜੇ ਮੰਤਰ ਲਿਆ 
ਹੋਇਆ ਹੈ ਗੁਰੂ ਦਾ, ਗੁਰੂ ਨਾਨਕ ਸਾਹਿਬ ਨੂੰ ਪਿਆਰ ਕਰਦੇ 
ਹੋ, ਕਿਸੇ ਪੂਰਨ ਮਹਾਂਪੁਰਸ਼ ਨੂੰ ਪਿਆਰ ਕਰਦੇ ਹੋ, ਮਹਾਂਪੁਰਸ਼ 
ਵੀ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹੁੰਦੇ ਹਨ - 
ਸੰਤ ਅਨੰਤਹਿ ਅਤਰ ਨਾਗਾ / ਪੰਨਾ - 486 
ਤੁਸੀਂ ਕਦੇ ਵੀ ਧਰਮਰਾਜ ਦੇ ਨਹੀਂ ਜਾਓਂਗੇ ਕਿਉਂਕਿ 
ਬਾਣੀ ਵਿਚ ਧਰਮਰਾਜ ਦਾ ਹਕੁਕ ਖੋਹ ਲਿਆ ਗੁਰ ਨਾਨਕ 
ਸਾਹਿਬ ਨੇ, ਹੱਕ ਖੋਹ ਲਿਆ। ਪਹਿਲੇ ਸ਼ਾਸਤਰਾਂ ਵਿਚ ਨਹੀਂ 
ਹੈ ਇਹ ਬਾਤ। ਉਨ੍ਹਾਂ ਦੇ ਮੁਤਾਬਿਕ ਤਾਂ ਜਾਣਾ ਹੀ ਪੈਂਦਾ 
ਸੀ। ਵੱਡੇ ਵੱਡੇ ਪੁੰਨੀ-ਦਾਨੀ ਸਭ ਜਾਂਦੇ ਹਨ ਪਰ ਜਿਨ੍ਹਾਂ ਨੇ 
ਗੁਰੂ ਧਾਰਨ ਕਰ ਲਿਆ ਉਨ੍ਹਾਂ ਬਾਰੇ ਧਰਮਰਾਜ ਨੂੰ ਹੁਕਮ ਹੈ- 
ਧਰਮਰਾ/ਇ ਨੋ ਹੁਕਮ ਹੈ ਬਹਿ ਸ਼ਚਾ ਧਰਮ ਘੰਚਗੰਰ 
ਪੰਨਾ - 38 
ਤੂੰ ਸੱਚੇ ਧਰਮ ਦੀ ਵਿਚਾਰ ਕਰ - 
ਦੂਜੈ ਭਾਇ ਦੁਸਟ ਆਤਮਾ ਓਹੁ` ਤੋਗੀ ਸ਼ਰਕਾਰ // 
ਪੰਨਾ - 38 
ਜਿਹੜੇ ਨਿਗੁਰੇ ਪੁਰਸ਼ ਨੇ, ਮਾੜੇ ਕੰਮ ਕਰਦੇ ਨੇ, 


ਅਧਿਆਤਮ ਹਰੈ ਗੁਣ ਤਾਸ਼ ਮਨਿ ਜਪਹਿ ਏਕ' ਮੁਰਾਰਿ॥ 
ਪੰਨਾ - 38 
ਜਿਹੜੇ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਦੇ ਨੇ, ਫੇਰ 
ਬੈਠ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਨੇ, ਬਾਣੀ ਪੜ੍ਹਦੇ 
ਨੇ। ਤੇ ਵਾਹਿਗੁਰੂ ਦਾ ਜਾਪ ਕਰਦੇ ਨੇ, ਮਹਾਰਾਜ ਜੀ ਕਹਿੰਦੇ- 
ਤਿਨ ਕਾ ਸ਼ੇਵਾ ਧਰਮ ਰ0ਇ ਕਰੈ ਧੰਨੁ ਸ਼ਵਾਰਣਹਾਰ / 
ਪੰਨਾ - 38 
ਉਨ੍ਹਾਂ ਦੀ ਸੇਵਾ ਕਰਨੀ ਹੈ ਧਰਮਰਾਜੇ ਨੇ । 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬003) 


ਇਹ ਕੋਈ ਐਵੇਂ ਦਿਲ ਲਾਉਣ ਵਾਲੀ ਬਾਤ ਨਹੀਂ ਹੈ 
ਕਿਉਂਕਿ ਜੋ ਸਾਧੂ ਦਾ ਬਚਨ ਹੁੰਦਾ ਹੈ, ਸੂਰਜ, ਚੰਦ, ਤਾਰੇ 
ਸਾਰੇ ਨਾਸ ਹੋ ਜਾਣ ਪਰ ਸੈਤਾਂ ਦਾ ਬਚਨ ਨਾ ਕਦੇ ਵੀ 
ਟਲੇਗਾ। ਗੁਰ ਨਾਨਕ ਸਾਹਿਬ ਦੇ ਬਚਨ ਨੰ ਟਾਲਣ ਦੀ ਕਿਸੇ 
ਨੂੰ ਸ਼ਕਤੀ ਨਹੀਂ ਹੈ ਕਿਉਂਕਿ ਉਹ ਆਪ ਪ੍ਰਮੇਸ਼ਰ ਸਨ। ਸੋ 
ਜੇ ਐਡਾ ਵੱਡਾ ਪਿਆਰਾ ਮਿਲ ਜਾਵੇ, ਉਸ ਦਾ ਆਸਰਾ ਮਿਲ 
ਜਾਵੇ, ਉਸ ਦੀ ਧਿਰ ਮਿਲ ਜਾਵੇ ਤੇ ਮਾਣ ਮਿਲ ਜਾਵੇ ਉਸ 
ਦੇ ਵਲੋਂ, ਫੇਰ ਤਾਂ ਸਾਧਸੈਗਤ ਜੀ ਅਸੀਂ ਭਾਗਾਂ ਵਾਲੇ ਹੋਏ 
ਪਰ ਇਸ ਦੇ ਵਿਚ ਇਕ ਸ਼ਰਤ ਪੂਰੀ ਕਰਨੀ ਪੈਂਦੀ ਹੈ - 

ਲੋਗ ਕਟੰਬ ਸਭ੍ਹ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ॥ 

ਪੰਨਾ - 657 

ਨਾਮਦੇਵ ਜੀ ਕਹਿੰਦੇ ਨੇ ਬੀਬੀ! ਤੈਨੂੰ ਦੱਸ ਤਾਂ ਦਿਤਾ 
ਕਿ ਬੇਢੀ ਸਾਰੇ ਸਮਾਇਆ ਹੋਇਆ ਹੈ, ਨੇੜੇ ਤੋਂ ਨੇੜੇ ਹੈ ਸਾਹ 
ਦੇ ਵਿਚ ਵੀ ਹੈ, ਅੱਖਾਂ ਦੇ ਵਿਚ ਵੀ ਹੈ। 

ਆਹ ਗੱਲ ਸਭ ਤੋਂ ਅਖੀ ਹੈ, ਨਾ ਤਾਂ ਅਸੀਂ ਲੋਕਾਂ 
ਤੋਂ ਤੋੜ ਸਕਦੇ ਹਾਂ, ਨਾ ਕੁਟੰਬ ਤੋਂ ਤੋੜ ਸਕਦੇ ਹਾਂ। ਉਸ 
ਦੇ ਮੋਹ ਵਿਚ ਗਲਤਾਨ ਹੋ ਜਾਂਦੇ ਹਾਂ ਤੇ ਪ੍ਰਮੇਸ਼ਰ ਦੇ ਪਿਆਰ 
ਦਾ ਦਰਜਾ ਅਣਗੋਲਿਆ ਜਿਹਾ ਹੋ ਜਾਂਦਾ ਹੈ, ਉਹ 5% ਹੀ 
ਰਹਿ ਜਾਂਦਾ ਹੈ। ਕਹਿੰਦੇ ਨਾਮਦੇਵ ਜੀ ਕਿ ਬੀਬੀ! ਇਸ ਨਹੀਂ 
ਉਸ ਨੇ ਆਉਣਾ ਜੇ ਤੂੰ ਛੱਪਰ ਬਣਵਾਉਣਾ ਹੈ ਤਾਂ ਇਹ 
ਕੌਮ ਤੈਨੂੰ ਕਰਨਾ ਹੀ ਪੈਣਾ ਹੈ। ਤੇਨੂੰ ਨਿਰਾ ਉਸ ਦੇ ਨਾਲ 
ਪਿਆਰ ਕਰਨਾ ਪੈਣਾ ਹੈ ਫੇਰ ਤੂੰ ਚਾਹੇ ਛੱਪਰ ਬਣਾ ਲੈ, ਚਾਹੇ 
ਜਿਹੜਾ ਕੁਝ ਕਰਨਾ ਹੈ ਕਰ ਲੈ। 

ਸੋ ਏਸ ਤਰ੍ਹਾਂ ਸਾਧ ਸੈਗਤ ਜੀ! ਪਿਆਰ ਜੋਰੀਂ ਨਹੀਂ 
ਲੱਗਿਆ ਕਰਦਾ । ਜੇ ਕੋਈ ਕਹੇ ਕਿ ਮੈਂ ਇਸ ਦੇ ਨਾਲ ਪਿਆਰ 
ਕਰ ਲਵਾਂ ਐਸ ਤਰ੍ਹਾਂ ਬਿਲਕੁਲ ਨਹੀਂ ਲਗਦਾ। ਇਹ ਤਾਂ ਦਾਤ 
ਹੈ ਵਾਹਿਗੁਰੂ ਦੀ - 

ਆਪਣਾ ਲਇਆ ਪਿਰ ਨ ਲਗਈ ਜੇ ਲੋਚੈ ਸ੍ਭ ਕੋਇ 

ਪੰਨਾ - 1378 


ਮੇਰਾ ਸਰੀਰ ਤਾਂ ਰਹਿਣਾ ਨਹੀਂ, ਗੁਰੂ ਨਾਨਕ ਸਾਹਿਬ ਨੇ ਕਿਤੇ 
ਜਾਣਾ ਨਹੀਂ, ਓਹੀ ਸਾਡੇ ਮਹਾਤਮਾ ਨੇ, ਓਹੀ ਸਾਡਾ ਰੱਬ ਹੈ। 
ਬਹੁਤਾ ਅਸੀਂ ਰੱਬ ਦੇ ਚੱਕਰ ਵਿਚ ਕੀ ਪੈਣਾ ਹੈ। 


੧3।10181151631)60£11131.੮0।੧) 


ਸ਼ਾਚ ਕਹੋ ਸ਼ਨ ਲੋਹ ਸਭੈ 
ਜਿਨ ਧੁੰਮ ਕੀਓ ਤਿਨ ਗੰ ਪਭ ਪਾਇਓ/ 


੨੭ ੬੭ 


ਸਕਦੀ ਹੈ। ਉਸ ਨੂੰ ੧0੪-੦੪੦੧ 
80੪-੪1€੦1 ਨਾਲ ਮੈਨੂੰ ਦਮ ਚੜ੍ਹਨ ਲਗ 


ਹੋ। ਪਹਿਲਾਂ ਮੈਨੂੰ ਸਮਝ ਨਾ ਆਇਆ ਕਰੇ ਕਿ ਨੇਤਰਾਂ ਤੇ 


ਲਾਹਾ, ਸਤਿਸੈਗ ਦਾ ਲਾਹਾ ਖੱਟਣ। ਸੋ ਏਸ ਤਰ੍ਹਾਂ ਤੁਸੀਂ ਸਾਡੇ 
ਨੇਤਰਾਂ ਤੇ ਚੱਲ ਕੇ ਆਉਂਦੇ ਹੋ। ਵਿਦੇਸੀਆਂ ਦਾ ਮੈਂ ਬਹੁਤ 
ਵੱਡਾ ਅਹਿਸਾਨਮੰਦ ਹਾਂ। ਇਨ੍ਹਾਂ ਦਾ ਕਿਰਾਇਆ-ਕਿਰਾਇਆ 
ਤਕਰੀਬਨ 70 ਲੱਖ ਲਗ ਗਿਆ। ਬੜੀ ਵੱਡੀ ਰਕਮ ਖਰਚ 
ਕੇ ਆਏ ਨੇ। ਫੇਰ ਹੋਰ ਵੀ ਖਰਚ ਕਰਦੇ ਨੇ, ਕਈ ਕਈ ਦਿਨ 
ਨੌਕਰੀਆਂ ਛੱਡਦੇ ਨੇ। ਇਉ' ਸਮਝ ਲਓ ਕਿ ਹਰ ਬੈਦਾ ਇਕ 
ਲੱਖ ਰੁਪਈਆ ਖਰਚ ਕੇ ਆਇਆ ਹੈ। ਇਨ੍ਹਾਂ ਦਾ ਮੈਂ ਬਹੁਤ 
ਹੀ ਧੰਨਵਾਦ ਕਰਦਾ ਹਾਂ। 

ਵਾ/ਹਗੁਰ ਜੀ ਕਾ ਖਾਲਸ਼ਾ॥ 

ਵਾ/ਹਗੁਰੂ ਜੀ ਕੀ ਫਤਹਿ # 


$।। 53੮2੫੫ 18੬੧ 51੧£। .। ੬018੧ 


ਰੀ 


ਆਤਮ ਮਾਰਗ ਦੀ ਮੈੱਬਰਸ਼ਿਪ ਜਾਂ 
ਰੀਨੀਉਅਲ ਜਾਂ ਗੁਰਦਵਾਰਾ ਸਾਹਿਬ ਦੀ ਸੇਵਾ 
ਭੇਜਣ ਸਮੇ' ਤਿੰਨ ਗੱਲਾਂ ਦਾ ਵਿਸ਼ੇਸ਼ ਧਿਆਨ 
ਰੱਖਿਆ ਜਾਵੇ ਜੀ - 

(ਪਹਿਲੀ) ਆਤਮ ਮਾਰਗ ਲਈ ਭੇਜੀ 
ਮਾਇਆ ਦਾ ਡਰਾਫਟ ਆਤਮ ਮਾਰਗ ਦੇ ਨਾਮ ਹੋਵੇ 
ਅਤੇ ਕੇਵਲ ਆਤਮ ਮਾਰਗ ਲਈ ਹੋਵੇ, ਇਸ ਵਿਚ 
ਹੋਰ ਕੋਈ ਸੇਵਾ ਸ਼ਾਮਲ ਨਾ ਕੀਤੀ ਜਾਵੇ। 

(ਦੂਜੀ) ਗੁਰਦਵਾਰਾ ਸਾਹਿਬ ਲਈ ਭੇਜੀ ਸੇਵਾ 
ਦਾ ਡਰਾਫਟ ਅੱਡ ਹੋਵੇ ਅਤੇ ਵਿਸ਼ਵ ਗੁਰਮਤਿ 
ਰੂਹਾਨੀ ਮਿਸ਼ਨ ਦੇ ਨਾਮ ਹੋਵੇ। ਇਸ ਵਿਚ ਆਤਮ 
ਮਾਰਗ ਲਈ ਭੇਜੀ ਰਕਮ ਸ਼ਾਮਲ ਨਾ ਕੀਤੀ ਜਾਵੇ। 


(ਤੀਜੀ) ਮਾਇਆ ਚੈਕ ਰਾਹੀਂ ਨਹੀਂ, ਸਗੋ' 
ਡਰਾਫਟ ਰਾਹੀਂ ਭੇਜੀ ਜਾਵੇ ਅਤੇ ਡਰਾਫਟ ਦੀ 
ਅਦਾਇਗੀ ਚੰਡੀਗੜ੍ਹ ਦੇ ਕਿਸੇ ਵੀ ਬੈਂਕ ਰਾਹੀਂ ਹੋਵੇ, 
ਬਾਹਰਲੇ ਸ਼ਹਿਰਾਂ ਦੇ ਡਰਾਫਟ/ਚੈਕ ਨਾ ਭੇਜੇ ਜਾਣ। 


1961 (43 1961) 
#`₹ 80 /2001-20027636050 
£2.2.2002/6.3.2002. 5੦% 
. % 
1.4.2001 
31.3.2004. 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


ਭਗਵਤ ਗੀਤਾ ਦੀ ਚਿਰ ਸਥਾਈ ਆਤਮ ਵਿਦਿਆ 


>ਇਜਇ0401081 ”>5੧670168 0 70£ਇ ੩7888) 807% 


(ਲੜੀ ਜੌੜਨ ਲਈ ਦੋ, ਅਪ੍ਰੈਲ ਅੰਕ, ਪੰਨਾ - ) 

50. ਹੈ ਕੌਂਤਯ ! ਸਿੱਧ ਪੁਰਸ਼ ਨਿਸ਼ਕਰਮ ਸਿੱਧੀ ਨੂੰ ਪਾ ਕੇ 
ਜਿਸ ਤਰ੍ਹਾਂ ਬ੍ਰਹਮ ਨੂੰ ਪਾਪਤ ਹੁੰਦਾ ਹੈ, ਸੋ ਮੈਂ ਸੈਖੇਪ ਨਾਲ 
ਸੁਣਾਉਂਦਾ ਹਾਂ, ਤੂੰ ਸੁਣ। ਇਹ ਗਿਆਨ ਹੀ ਪਰਾ ਨਿਸ਼ਟਾ ਹੈ। 


51. ਸ਼ੁੱਧ ਬੁੱਧੀ ਨਾਲ ਯੁਕਤ ਆਪਣੇ ਆਪ ਨੂੰ ਕਾਬੂ 
ਕਰਕੇ, ਵਿਸ਼ਿਆਂ ਨੂੰ ਤਿਆਗ ਕੇ, ਦ੍ਰੈਸ਼ ਨੂੰ ਦੂਰ ਕਰਕੇ । 

52. ਏਕਾਂਤਵਾਸੀ, ਥੋੜ੍ਹਾ ਤੇ ਹਲਕਾ ਖਾਣ ਵਾਲਾ, 
ਜਿਸ ਨੇ ਬਾਣੀ, ਸਰੀਰ ਤੇ ਮਨ ਉਤੇ ਕਾਬ ਪਾਇਆ ਹੋਇਆ 
ਹੈ, ਧਿਆਨ ਅਤੇ ਯੋਗ ਵਿਚ ਸਦਾ ਰੀ ਸਥਿਤ ਹੈ, ਉਹ 
ਪੂਰਨ ਵੈਰਾਗਵਾਨ ਹੈ। 


53. ਅਹੈਕਾਰ, ਬਲ, ਘੁਮੰਡ, ਕਾਮ, ਕ੍ਰੱਧ, ਪਰਿਗੂਹ, 
ਮਮਤਾ ਇਹ ਸਭ ਤਿਆਗ ਕੇ ਜੋ ਆਦਮੀ ਸ਼ਾਂਤ ਹੈ, ਉਹ 
ਬ੍ਰਹਮ ਨੂੰ ਪਾਪਤ ਹੋਣ ਦੇ ਯੋਗ ਹੈ। 


54. ਬ੍ਰਹਮ (ਦੀ ਅਵਸਥਾ) ਨੂੰ ਪ੍ਰਾਪਤ ਹੋਇਆ, ਪ੍ਰਸੈਨ 
ਆਤਮਾ ਵਾਲਾ ਨਾ ਸ਼ੋਕ ਕਰਦਾ ਹੈ, ਨਾ ਅਭੀਲਾਸ਼ਾ ਰਖਦਾ 
ਹੈ। ਸਾਰੇ ਜੀਵਾਂ ਵਿਚ ਉਹ ਸਮਭਾਵ ਰਖਦਾ ਹੈ, ਇਸ ਤਰ੍ਹਾਂ 
ਇਹ ਮੇਰੀ ਪਰਾ ਭਗਤੀ ਨੂੰ ਪਾਉਂਦਾ ਹੈ। 

55. ਉਹ ਭਗਤੀ ਕਰਕੇ ਮੈਨੂੰ ਠੀਕ ਤਰ੍ਹਾਂ ਨਾਲ 
ਜਾਣਦਾ ਹੈ ਕਿ ਮੈਂ ਕੌਣ ਹਾਂ ਅਤੇ ਕੀ ਹਾਂ ? ਮੈਨੂੰ ਇਸ ਤਰ੍ਹਾਂ 
ਯਥਾਰਥ ਜਾਣ ਕੇ ਮੇਰੇ ਵਿਚ ਪ੍ਰਵੇਸ਼ ਕਰਦਾ ਹੈ। 

56. ਮੇਰੇ ਆਸਰੇ ਹੋਇਆ, ਮੇਰੀ ਕ੍ਰਿਪਾ ਨਾਲ ਉਹ ਸਦਾ 
ਸਾਰੇ ਕਰਮ ਕਰਦਾ ਹੋਇਆ, ਉਹ ਅਬਿਨਾਸ਼ੀ ਅਤੇ ਅਨਾਦਿ 
ਪਰਮ ਪਦ ਨੂੰ ਪਾਉਂਦਾ ਹੈ। 

ਕ੍ਰਿਸ਼ਨ ਜੀ ਨੇ ਇਨ੍ਹਾਂ ਸ਼ਲੋਕਾਂ ਵਿਚ ਦੱਸਿਆ ਹੈ ਕਿ 
6 ਪਤ 

ਇਕ ਯੋਗੀ ਨੂੰ ਗਿਆਨ ਦੀਆਂ ਬਹੁਤ ਅਵਸਥਾ 
ਲੀਆ ਹਚੀਆਂ ਹਨ ਇਸ ਤੀਬਰ ਜਿਉ ਪਾਤ 
ਨੂੰ ਪ੍ਰਾਪਤ ਹੋਵੇ, ਸਭ ਤੋਂ ਪਹਿਲਾਂ ਤਾਂ ਉਹ ਆਪਣੀਆਂ 
ਇੰਦਰੀਆਂ ਤੇ ਕਾਬੁ ਪਾਉਂਦਾ ਹੈ ਤੇ ਆਪਣੇ ਆਪ ਤੇ ਕਾਬੁ 
ਪਾਉਂਦਾ ਹੈ। ਦੁਸਰੀ ਗੱਲ ਉਹ ਆਪਣੇ ਮਨ ਨੁੰ ਇਕਾਗਰ 
ਕਰਦਾ ਹੈ ਜਿਸ ਨਾਲ ਮਨ ਏਧਰ ਉਧਰ ਨਾ ਭਟਕੇ, ਖੇਰੁੰ ਖੇਰੁੰ 
ਨਾ ਹੋਵੇ। ਫੇਰ ਉਹ ਮਨ ਨੂੰ ਇਕੋਂ ਹੀ ਪਾਸੇ ਲਗਾਉਣ ਦਾ 
ਅਭਿਆਸ ਕਰਦਾ ਹੈ। ਇਸ ਲਈ ਉਹ ਮੋਹ ਤੋਂ ਮੁਕਤ ਹੋਣ 
ਦਾ ਅਭਿਆਸ ਕਰਦਾ ਹੈ ਤੇ ਧਿਆਨ ਵਿਚ ਬੈਠਣ ਦਾ 
ਅਭਿਆਸ ਕਰਦਾ ਹੈ। ਉਸ ਤੋਂ ਅੱਗੇ ਉਹ ਕੇਵਲ ਇਕ 
ਦਰਸ਼ਕ ਦੀ ਤਰ੍ਹਾਂ ਜਗਤ ਦਾ ਤਮਾਸ਼ਾ ਦੇਖਦਾ ਹੈ ਪਰ ਆਪਣੇ 
ਆਪ ਨੂੰ ਜਗਤ ਦਾ ਹਿੱਸਾ ਨਹੀਂ ਮੰਨਦਾ। ਫੇਰ ਉਹ ਆਪਣੇ 


“ਆਤਮ ਮਾਰਗ”, ਮਈ, 2002 


%। 5320੫ 18£[। 5।੧੬। .। ੬00) 


ਲਾ 
੍ 
£ 
ਹੈ. 
। 


ਦਾ ਧਿਆਨ ਹੀ ਉਸ ਦਾ ਸਥਾਈ ਸਥਾਨ ਬਣ ਜਾਂਦਾ ਹੈ। 

57. ਮਨ ਕਰਕੇ ਸਾਰੇ ਕਰਮ ਮੇਰੇ ਅਰਪਣ ਕਰ । ਮੈਨੂੰ 
ਪਰਮ ਜਾਣ, ਬੁੱਧੀ ਯੋਗ (ਸਤਿ ਅਸਤਿ ਦਾ ਵਿਚਾਰ) ਕਰ 
ਸਦਾ ਮੇਰੇ ਵਿਚ ਚਿਤ ਰੱਖ। 

58. ਮੇਰੇ ਵਿਚ ਚਿੱਤ ਬਿਰਤੀ ਦੇ ਕੇ ਤੂੰ ਮੇਰੇ ਪ੍ਰਸਾਦ 
ਨਾਲ ਸਾਰੀਆਂ ਮੁਸ਼ਕਲਾਂ ਤੋਂ ਤਰ ਜਾਵੇਂਗਾ ਪਰ ਜੇਕਰ ਹਉਮੈ 
ਕਾਰਣ ਨਹੀਂ ਸੁਣੱਗਾ ਤਾਂ ਤੇਰਾ ਨਸ਼ਟ ਹੋ ਜਾਵੇਗਾ। 

ਇਨ੍ਹਾਂ ਦੋ ਸਲੋਕਾਂ ਵਿਚ ਅਰਜਨ ਨੂੰ ਹਦਾਇਤਾਂ 
ਦਿਤੀਆਂ ਗਈਆਂ ਹਨ ਅਤੇ ਉਸ ਨੂੰ ਦੱਸਿਆ ਗਿਆ ਹੈ 
ਕਿ ਉਹ ਕਰਮ ਕਰੇ, ਤਿਆਗ ਨਹੀਂ। ਜਿਹੜਾ ਕਰਮ ਦਾ 
ਮਾਰਗ ਪਕੜਦਾ ਹੈ ਉਸ ਨੂੰ ਆਪਣੀ ਸੋਚ, ਕਰਮ ਅਤੇ ਬੋਲ 
ਪ੍ਰਮਾਤਮਾ ਨੂੰ ਹੀ ਸਮਰਪਣ ਕਰਨੇ ਚਾਹੀਦੇ ਹਨ। ਜੇ 


ਜਗਿਆਸੂ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ ਉਹ ਪ੍ਰਮਾਤਮਾ ਦੀ 
ਕਿਪਾ ਨਾਲ ਮਾਇਆ ਦਾ ਭਵਸਾਗਰ ਪਾਰ ਕਰ ਲੈਂਦਾ ਹੈ। 
ਜਦੋਂ ਮਨੁੱਖ ਦੀਆਂ ਕੋਸ਼ਿਸ਼ਾਂ ਖਤਮ ਹੋ ਜਾਂਦੀਆਂ ਹਨ, ਬਿਲਕੁਲ 
ਥੱਕ ਜਾਂਦਾ ਹੈ, ਉਦੋਂ ਉਸ ਕ੍੍‌ਿਪਾਲੂ ਪ੍ਰਮਾਤਮਾ ਦੀ ਕ੍ਰਿਪਾ 


੧3।10181151631)60£11131.੮0।੧) 


ਰਿਹ 
ਤੇ ਨਾ ਢੱਲੋਂ ਆਪਣੀ ਹਉਜੈ ਵਿਚ ਰੀ ਰਹੇਂ, ਉਸ ਦੇ 
ਦਾ ਮਨੋਰਥ ਪੂਰਾ ਨਹੀਂ ਹੁੰਦਾ। 


59. ਜੇ ਤੁੰ ਹਉਮੈ ਵਿਚ ਆ ਕੇ ਕਹੇਂ ਕਿ ਮੈਂ 
ਨਹੀ ਰਤ ਜਿਤ ਵਿਸ ਕਿ 
ਤੇਰੀ ਆਪਣੀ ਪ੍ਰਕ੍ਿਤੀ ਤੈਨੂੰ ਲੜਨ ਵਲ ਪ੍ਰਵਿਰਤ ਕਰੇਗੀ । 


61. ਹੇ ਕੌਤਯ ! ਆਪਣੇ ਸੁਭਾਵ ਤੋਂ ਉਪਜੇ ਹੋਏ ਕਰਮ 
ਨਾਲ ਤੂੰ ਬਨ੍ਹਿਆ ਹੋਇਆ ਹੈਂ। ਜੇ ਅਗਿਆਨ ਕਰਕੇ ਤੂੰ ਉਹ 
ਕਰਮ ਨਾ ਵੀ ਕਰਨਾ ਚਾਹੇਂ ਤਦ ਵੀ ਤੈਨੂੰ ਅਵੱਸ਼ ਕਰਨਾ 
ਪਵੇਗਾ। 

ਜੇ ਕੋਈ ਦ੍ਰਿੜ੍ਹ ਹੋ ਜਾਵੇ ਤੇ ਸੋਚੇ ਕਿ ਮੈਂ ਉਹ ਨਾ ਕਰਾਂ 
ਜੋ ਮੈਨੂੰ ਕਰਨਾ ਚਾਹੀਦਾ ਹੈ ਤਾਂ ਉਹ ਇਸ ਤਰ੍ਹਾਂ ਕਰਕੇ 
ਆਪਣਾ ਸਮਾਂ ਵਿਅਰਥ ਗੁਆ ਰਿਹਾ ਹੈ ਤੇ ਉਹ ਦੁਖੀ ਹੀ 
ਹੋਵੇਗਾ ਪਰ ਉਸ ਦਾ ਸੁਭਾਅ ਉਸ ਦੀ ਪ੍ਰਵਿਰਤੀ ਉਸ ਨੂੰ ਉਹ 
ਕਰਨ ਲਈ ਮਜ਼ਬੂਰ ਕਰੇਗੀ। ਭਾਵੇਂ ਅਰਜਨ ਦਾ ਵਡੇਰਾ ਭਰਤ 
ਸੀ, ਫੇਰ ਵੀ ਅਰਜਨ ਇਸ ਵੇਲੇ ਯੁੱਧ ਦੇ ਮੈਦਾਨ ਤੋ ਪਿਛੇ 
ਹਟਣ ਦੀ ਸੋਚ ਰਿਹਾ ਹੈ ਤੇ ਤਿਆਗ ਲੈਣ ਦੀ ਸੋਚ ਰਿਹਾ ਹੈ 
ਕਿਉਂਕਿ ਉਹ ਘਬਰਾਇਆ ਹੋਇਆ ਹੈ, ਮਾਇਆ ਵਿਚ 
ਉਲਝਿਆ ਹੋਇਆ ਹੈ, ਉਸ ਨੂੰ ਆਪਣਾ ਕਰਮ ਭੁੱਲਿਆ ਹੋਇਆ 
ਹੈ ਤੇ ਮੋਹ ਵਿਚ ਫਸਿਆ ਹੋਇਆ ਹੈ ਪਰ ਕ੍ਰਿਸ਼ਨ ਜੀ ਉਸ ਨੂੰ 
ਦਸਦੇ ਹਨ, ਤੁ ਆਪਣੀ ਡੀਉਟੀ ਕਰ, ਯੁੱਧ ਕਰਨਾ ਤੇਰਾ ਧਰਮ 
ਹੈ ਤੇ ਡੀਉਟੀ ਕਰਨ ਲਈ ਮੋਹ ਨੂੰ ਛੱਡ, ਅਭਿਮਾਨ ਨੂੰ ਛੱਡ, 
ਪੱਖਪਾਤ ਤੋਂ ਉਚੇ ਉਠ ਤੇ ਹੈਕਾਰ ਨੂੰ ਛੱਡ । 


ਜਗਿਆਸੁ ਨੋ ਸਦਾ ਇਹ ਯਾਦ ਰੱਖਣਾ ਚਾਹੀਦਾ ਹੈ ਕਿ 
ਉਸ ਦੀ ਅੰਦਰ ਦੀ ਬਿਰਤੀ ਕੀ ਹੈ, ਉਸ ਦੇ ਗੁਣ ਕਿਹੜੇ ਹਨ 
ਉਨ੍ਹਾਂ ਦੇ ਅਨੁਸਾਰ ਹੀ ਉਨ੍ਹਾਂ ਨੂੰ ਆਪਣੇ ਆਪ ਨੂੰ ਵੇਖਣਾ 
ਚਾਹੀਦਾ ਹੈ, ਉਸ ਦੇ ਅਨੁਸਾਰ ਹੀ ਕਰਮ ਕਰਨੇ ਚਾਹੀਦੇ ਹਨ 
ਅਤੇ ਜੀਵਨ ਮਨੋਰਥ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ। ਬਹੁਤ 
ਵਾਰੀ ਜੀਵਨ ਵਿਚ ਇਹੋ ਜਿਹੇ ਅਵਸਰ ਆਉਂਦੇ ਹਨ ਜਦੋਂ ਮਨੁੱਖ 
ਆਪਣੇ ਮਾਰਗ ਤੋਂ ਭਟਕ ਜਾਂਦਾ ਹੈ ਪਰ ਫੇਰ ਛੇਤੀ ਹੀ ਉਸ ਨੂੰ 
ਸਦਾ ਯਤਨ ਕਰਕੇ ਮਾਰਗ ਤੇ ਆ ਜਾਣਾ ਚਾਹੀਦਾ ਹੈ। ਹਰੇਕ 
ਮਨੁੱਖ ਵਿਚ ਗੁਣ ਹੁੰਦੇ ਹਨ, ਪ੍ਰਤਿਭਾ ਹੁੰਦੀ ਹੈ, ਹਰੇਕ ਦੇ ਅੰਦਰ 
ਬਹੁਤ ਡੂੰਘੇ ਗੁਣ ਹੁੰਦੇ ਹਨ ਜਿਨ੍ਹਾਂ ਨੂੰ ਕਿਹਾ ਜਾ ਸਕਦਾ ਹੈ ਕਿ 
ਇਹ ਉਸ ਦੇ ਅੰਤਰ ਗੁਣ ਹਨ। ਜੇ ਜਗਿਆਸੂ ਉਹ ਕੁਝ ਕਰਦਾ 
ਹੈ ਜਿਹੜਾ ਉਸ ਦੇ ਸੁਭਾਅ ਤੋਂ ਵਿਪਰੀਤ ਹੈ ਤਾਂ ਉਸ ਦੇ ਅੰਦਰ 
ਦੀ ਪ੍ਰਵਿਰਤੀ ਉਸ ਨੂੰ ਮਜ਼ਬੂਰ ਕਰਕੇ ਉਸ ਦੇ ਗੁਣਾਂ ਅਨੁਸਾਰ 
ਹੀ ਕੰਮ ਕਰਾਏਗੀ। ਮਿਸਾਲ ਵਜੋਂ ਜਗਿਆਸੁ ਬੜੀ ਸੁਹਿਰਦਤਾ 
ਨਾਲ ਤਿਆਗ ਦੇ ਮਾਰਗ ਤੇ ਚਲਦਾ ਹੈ, ਬੜਾ ਮਨ ਚਿੱਤ 
ਲਗਾ ਕੇ ਚਲਦਾ ਹੈ ਪਰ ਉਖੜ ਜਾਂਦਾ ਹੈ। ਬਹੁਤ ਵਾਰੀ ਉਹ 
ਵਾਪਸ ਆ ਜਾਵੇਗਾ ਕਿਉਂਕਿ ਉਸ ਦੇ ਅੰਦਰ ਤਿਆਗ ਮਾਰਗ 
ਤੇ ਚੱਲਣ ਦੀ ਇੱਛਾ ਹੈ, ਆਪਣੇ ਅੰਦਰ ਦੇ ਗੁਣਾਂ ਦੀ ਪ੍ਰੇਰਨਾ 
ਕਾਰਣ ਉਹ ਮੁੜ ਕੇ ਆਪਣੇ ਮਾਰਗ ਤੇ ਆ ਜਾਵੇਗਾ। 

61. ਹੇ ਅਰਜਨ! ਪ੍ਰਮਾਤਮਾ ਸਾਰੇ ਜੀਵਾਂ ਦੇ ਹਿਰਦੇ 


%। 5320੫ 18£[। 5।੧੬। .। ੬00੧ 


61 


ਵਿਚ ਵਸਦਾ ਹੈ, ਸਾਰੇ ਜੀਵਾਂ ਨੂੰ ਉਸ ਨੇ ਮਾਇਆ ਜਾਲ 
ਵਿਚ ਫਸਾਇਆ ਹੋਇਆ ਹੈ, ਬਿਲਕੁਲ ਉਸ ਤਰ੍ਹਾਂ ਹੀ ਜਿਵੇਂ 
ਕਿਸੇ ਮਸ਼ੀਨ ਦੇ ਦੁਆਲੇ ਘੁੰਮ ਰਹੇ ਹੋਣ। 

62. ਹੇ ਭਾਰਤ! ਸਰਵ ਭਾਵ ਕਰਕੇ ਉਸ ਦੀ ਸ਼ਰਨ 
ਲੈ, ਉਸ ਦੀ ਕ੍ਰਿਪਾ ਨਾਲ ਹੀ ਤੂੰ ਸਦਾ ਪਰਮ ਸ਼ਾਂਤ ਪਦ 
ਨੂੰ ਪਾਵੇਂਗਾ। 

63. ਇਹ ਅਤੀ ਗੁਪਤ ਵਿਦਿਆ ਮੈਂ' ਤੇਨੂੰ ਸੁਣਾਈ ਹੈ। 
ਇਸ ਉਤੇ ਪੂਰੀ ਵਿਚਾਰ ਕਰਕੇ ਫੇਰ ਜਿਵੇਂ ਤੂੰ ਚਾਹੇਂ ਉਵੇਂ 
ਹੀ ਕਰ। 

ਇਕਾਠਵੇਂ ਸ਼ਲੌਕ ਵਿਚ ਬੜੀ ਸੂਖਮ ਤੇ ਡੂੰਘੀ ਸਿਖਿਆ 


ਕਿ ਉਸ ਲਈ ਕੀ ਠੀਕ ਹੈ। ਜਦੋਂ ਗੁਰੂ ਗਿਆਨ ਦਿੰਦਾ ਹੈ, 


ਨਿਕਹ £ £ਹ ਕੰ ਵਫਦ 2. ਕੀ ਅਭਿਆਸ ਕਰਦਾ ਹੈ, ਕੀ 
ਉਸ ਨੂੰ ਚੰਗਾ ਲਗਦਾ ਹੈ, ਰੁਹਾਨੀ ਗਿਆਨ ਦੇ ਮਾਰਗ ਤੇ 
ਪੰਜਾਹ ਪ੍ਰਤੀਸ਼ਤ ਜ਼ਿੰਮੇਵਾਰੀ ਗੁਰੂ ਦੀ ਹੁੰਦੀ ਹੈ ਤੇ ਪੰਜਾਹ ਪ੍ਰਤੀਸ਼ਤ 
ਜਗਿਆਸੂ ਦੀ। 

64. ਫੇਰ ਮੇਰੇ ਪਰਮ ਗੁਪਤ ਅਤੇ ਉਤਮ ਬਚਨ ਸੁਣ 
ਕਿਉਂਕਿ ਤੂੰ ਮੇਰਾ ਬੜਾ ਪਿਆਰਾ ਅਤੇ ਦ੍ਰਿੜ੍ਹ ਬੁੱਧੀਵਾਲਾ ਹੈ'। 
ਇਹ ਸਭ ਕੁਝ ਮੈਂ` ਤੇਰੇ ਲਾਭ ਲਈ ਹੀ ਕਿਹਾ ਹੈ। 


“ਆਤਮ ਮਾਰਗ”, ਮਈ, 2002 


੧3।10181151631)60£11131.੮0।੧) 


65. ਮੇਰੇ ਵਿਚ ਹੀ ਮਨ ਲਗਾ, ਮੇਰਾ ਹੀ ਭਗਤ ਹੋ 
ਮੇਰੇ ਨਮਿਤ ਹੀ ਜਗ ਕਰ, ਮੈਨੂੰ ਨਮਸਕਾਰ ਕਰ। ਮੈੱ 
ਪ੍ਰਤਿਗਿਆ ਕਰਦਾ ਹਾਂ ਕਿ ਤੂੰ ਮੈਨੂੰ ਪ੍ਰਾਪਤ ਹੋਵੇਂਗਾ, ਤੂੰ ਮੈਨੂੰ 
ਪਿਆਰਾ ਹੈ'। 

66. ਸਾਰੇ ਧਰਮਾਂ ਨੂੰ ਛੱਡ ਕੇ ਤੂੰ ਇਕ ਮੇਰੀ ਸ਼ਰਣ 
ਵਿਚ ਆ, ਮੈਂ ਤੇਨੂੰ ਸਭ ਪਾਪਾਂ ਤੋਂ ਮੁਕਤ ਕਰਾਂਗਾ, ਤੂੰ ਚਿਤਾ 
ਨਾ ਕਰ। 

ਗੁਰੂ ਦਾ ਪਿਆਰ ਆਪਣੇ ਸ਼ਿਸ਼ ਲਈ ਅਥਾਹ ਹੁੰਦਾ ਹੈ। 
ਸਦਾ ਹੀ ਨਿਸੁਆਰਥ ਹੁੰਦਾ ਹੈ ਤੇ ਅਤਿ ਉਤਮ ਹੁੰਦਾ ਹੈ। 
ਇਹੋ ਜਿਹਾ ਪਿਆਰ ਕਿਸੇ ਹੋਰ ਰਿਸ਼ਤੇ ਵਿਚ ਨਹੀਂ ਮਿਲਦਾ । 
ਇਸੇ ਅਮਰ ਪ੍ਰੇਮ ਨਾਲ ਕ੍ਰਿਸ਼ਨ ਜੀ ਅਰਜਨ ਨੂੰ ਕਹਿੰਦੇ ਹਨ, 
ਤੁੰ ਮੈਨੂੰ ਸੁਣ, ਮੇਰਾ ਗਿਆਨ ਸੁਣ, ਮੈਂ ਇਹ ਅਤਿ ਗੁਪਤ 
ਗਿਆਨ ਤੈਨੂੰ ਦਿੰਦਾ ਹਾਂ ਕਿਉਂਕਿ ਤੁੰ ਮੈਨੂੰ ਅਤਿ ਪਿਆਰਾ 
ਹੈਂ, ਮੈਂ ਤੈਨੂੰ ਇਹ ਤੇਰੇ ਭਲੇ ਲਈ ਦਿੰਦਾ ਹਾਂ। 


ਵਿਦਿਆਰਥੀ ਬਹੁਤ ਹੁੰਦੇ ਹਨ ਪਰ ਸ਼ਿਸ਼ ਬਹੁਤ ਹੀ ਘੱਟ 
ਹੁੰਦੇ ਹਨ, ਵਿਦਿਆਰਥੀ ਸਕੂਲ ਵਿਚ ਦਾਖਲ ਹੋ ਸਕਦਾ ਹੈ, 
ਛੱਡ ਸਕਦਾ ਹੈ, ਉਹ ਰੂਹਾਨੀ ਗੁਰੂ ਪਾਸ ਆ ਕੇ ਪੜ੍ਹ ਕੇ 
ਜਾ ਸਕਦਾ ਹੈ, ਸਦਾ ਲਈ ਜਾ ਸਕਦਾ ਹੈ ਪਰ ਜਦੋਂ ਇਕ 
ਰੁਹਾਨੀ ਬੈਧਨ ਗੁਰ ਤੇ ਸ਼ਿਸ਼ ਵਿਚ ਬਣ ਜਾਂਦਾ ਹੈ ਫੇਰ ਗੁਰੁ 
ਲਈ ਇਹ ਬਹੁਤ ਔਖਾ ਹੋ ਜਾਂਦਾ ਹੈ ਕਿ ਉਹ ਕਿਵੇਂ ਗੁਪਤ 
ਗਿਆਨ ਸ਼ਿਸ਼ ਨੂੰ ਨਾ ਦੇਵੇ ਜਿਹੜਾ ਗੁਰੂ ਆਪ ਜਾਣਦਾ ਹੈ। 


ਸੱਚਾ ਸ਼ਿਸ਼ ਸਦਾ ਹੀ ਗੁਪਤ ਗੂੜ੍ਹ ਗਿਆਨ ਜਾਨਣ ਦੀ 
ਚੇਸ਼ਟਾ ਵਿਚ ਰਹਿੰਦਾ ਹੈ ਜਿਸ ਨਾਲ ਉਸ ਦੀ ਰੂਹਾਨੀ ਪੂਰਤੀ 
ਹੋਵੇਗੀ। 


ਬਚਨ ਕਰਦੇ ਹਨ, ਹੇ ਅਰਜਨ! ਸਾਰੇ ਕਰਮਕਾਂਡ ਛੱਡ ਦੇ, 
ਕੇਵਲ ਇਕ ਪ੍ਰਮਾਤਮਾ ਦੀ ਪ੍ਰਾਪਤੀ ਹੀ ਆਪਣਾ ਉਦੇਸ਼ ਬਣਾ 
ਲੈ, ਸ਼ੋਕ ਨਾ ਮੰਨ, ਪ੍ਰਮਾਤਮਾ ਦੀ ਸ਼ਰਨ ਆਉਣ ਨਾਲ ਤੂੰ 
ਸਾਰੇ ਦੁੱਖਾਂ ਤੋਂ ਛੁਟ ਜਾਏਂਗਾ, ਤੇਰੇ ਸਾਰੇ ਪਾਪ ਕੱਟੇ ਜਾਣਗੇ । 
66ਵੇਂ' ਸਲੋਕ ਵਿਚ ਗੀਤਾ ਦੇ ਗਿਆਨ ਦਾ ਪੂਰਾ ਸਾਰਾਂਸ਼ 
ਦਿਤਾ ਗਿਆ ਹੈ। ਸਾਰੇ ਕਰਮਕਾਂਡ ਛੱਡ ਦਿਓ, ਕੇਵਲ ਇਕ 
ਪ੍ਰਮਾਤਮਾ ਦੀ ਸ਼ਰਨ ਵਿਚ ਆਓ, ਤੇਰੇ ਸਾਰੇ ਪਾਪ ਧੋਤੇ 
ਜਾਣਗੇ। ਆਮ ਤੌਰ ਤੇ ਕੋਈ ਆਪਣੀ ਡੀਊਟੀ ਛੱਡਦਾ ਹੈ 
ਤਾਂ ਉਹ ਦੁਖੀ ਹੁੰਦਾ ਹੈ ਪਰ ਜੇ ਕੋਈ ਛੋਟੀ ਡੀਊਟੀ ਛੱਡ 
ਕੇ ਵੱਡਾ ਪਰਉਪਕਾਰ ਦਾ ਕੈਮ ਕਰਦਾ ਹੈ ਉਸ ਦੇ ਪਾਪ ਮਾਫ 
ਹੋ ਜਾਂਦੇ ਹਨ। ਪਰ ਜਿਸ ਕਾਰਣ-ਵਸ ਤੁਸੀਂ ਡੀਊਟੀ ਛੱਡ 
ਰਹੇ ਹੋ ਉਹ ਵਧੇਰੇ ਉਚਾ ਹੋਣਾ ਚਾਹੀਦਾ ਹੈ, ਪ੍ਰਮਾਤਮਾ ਦੇ 


,4101031/1.1€ 006।5110 7੦1੧ - ੫ 00 
ਸਾਲਾਨਾ/ਲਾਈਫ ਮੈਂਬਰਸ਼ਿਪ ਫਾਰਮ - ਆਤਮ ਮਾਰਗ 

(ਇਹ ਫਾਰਮ ਭਰ ਕੇ ਦਫਤਰ “ਆਤਮ ਮਾਰਗ' ਰਤਵਾੜਾ ਸਾਹਿਬ, ਡਾਕਖਾਨਾ : ਮੁਲਾਂਪੁਰ ਗਰੀਬਦਾਸ, ਜ਼ਿਲਾ ਰੇਪੜ 140901 ਨੂੰ ਭੇਜੋ ਜੀ) | 
1. ਜੇ ਆਪ ਪਹਿਲਾਂ ਤੋਂ “ਆਤਮ ਮਾਰਗ” ਦੇ ਮੈਂਬਰ ਹੋ ਤਾਂ ਪਹਿਲਾ ਮੈਂਬਰਸ਼ਿਪ ਨੰਬਰ ਲਿਖੋ ਜੀ........................ 


| 

| 

| 

| 

11 1 ।' - ॥। - ਪਿ 
ਰ 3. ਪਿਤਾ ਦਾ ਨਾਮ/੮ਕ੧੦੪% ੧੨੧੬.................... 
| 4.ਪਰਾਂ ਪੁਭਾ/ਜਿ[| ਐਵੇ .4...4064-90644949409662456 
| 

| 

| 

| 


ਜੰ .....4.49444499460904609 ਰੁਪਏ ਮਨੀਆਰਡਰ/ਬੈਂਕ ਡਰਾਫਟ/ਚੈਕ ਨੰ.......................... ਸਿੰਡੀ'............4444440494094649904 ਰਾਹੀਂ 
ਭੇਜ ਰਿਹਾ ਹਾਂ। ਮੈਂ ਸਾਲਾਨਾ/ਲਾਈਫ ਮੈਂਬਰ ਬਣ ਕੇ ਸਤਿਗੁਰੂ ਜੀ ਦੀ ਨਦਰ ਅਤੇ ਮਹਾਂਪੁਰਸ਼ਾਂ ਦੀਆਂ ਅਸੀਸਾਂ ਦਾ ਪਾਤਰ 


ਬਣਿਆ ਹਾਂ ਜਿਸ ਦੀ ਮੈਨੂੰ ਬਹੁਤ ਪ੍ਰਸੈਨਤਾ ਹੈ। 


%। 5320੫ 18£[। 5।੧੬। .। ੬00) 


੧3।10181151631)60£11131.੮0।੧) 


ਹੋਵੇਗਾ, ਜੇ ਉਹ ਉਸ ਤੋਂ ਵਧ ਜ਼ਰੂਰੀ ਡੀਊਟੀ ਲੈ ਲਵੇ, ਜੇ _ ਨੂੰ ਪ੍ਰਾਪਤ ਹੈ। 
ਉਚੀ, ਵਧੇਰੇ ਉਚੀ ਡੀਉਟੀ ਕਰ ਰਿਹਾ ਹੈ ਤੇ ਜੇ ਕੋਈ ਸਭ ਅਦਿ ਆ 


<< ੮ 


ਜਾਵੇ, ਸਿਮਰਨ ਭਜਨ ਕਰੇ, ਉਹ ਸਭ ਤੋ ਉਚਾ ਹੋ ਜਾਂਦਾ 


ਹੈ, ਉਹ ਪਰਮ ਭਗਤ ਬਣ ਜਾਂਦਾ ਹੈ, ਉਸ ਦੇ ਸਾਰੇ ਪਾਪ “` ' ਰਤਵਾੜਾ ਸਾਹਿਬ ਵਿਖੇ ਮਹਾਂਘਸ਼ਾਂ ਦੇ _? 
ਲਹਿ ਜਾਂਦੇ ਹਨ, ਕੇਵਲ ਉਸ ਦੀ ਪਵਿੱਤਰ ਸ਼ਰਧਾ ਹੀ ਰਹਿ _$ _ ਰੋਂਤਵਾੜਾ ਸਾਹਿਬ ਵਿਖੇ ਮਹਾਂਪੁਰਸ਼ਾਂ ਦੇ _: 
ਜੰਦੀ' ਹੈ। ਸਿ ਦੀਵਾਨਾਂ ਦਾ ਪ੍ਰ੍‌ਗਰਾਮ ਸ 

ਸਰ ਓਰ ਹਨ ਵਿ ੯ ਐਤਵਾਰ - 5, 12, 19, 26, ਮਈ। ੪ 
ਦੀ ਆਗਿਆ ਕਿਉਂ ਨਹੀਂ ਮਿਲੀ ? ਹੁਣ ਇਥੇ ਇਹ ਗਿਆਨ ੪ ਸੈਗਰਾਂਦ - 14 ਮਈ, ਦਿਨ ਮੰਗਲਵਾਰ । ਕਿ 
ਗੁਪਤ ਗੂੜ੍ਹ ਗਿਆਨ ਕਿਉ ਦਿਤਾ ਜਾ ਰਿਹਾ ਹੈ ਕਿ __ ੪ ਪੁਰਨਮਾਸ਼ੀ - 26 ਮਈ ਮਾਰਚ, ਦਿਨ ਐਤਵਾਰ ਸੀ 
ਸਾਰੀਆਂ ਡੀਊਟੀਆਂ ਤਿਆਗ ਕੇ ਪ੍ਰਮਾਤਮਾ ਦੀ ਸ਼ਰਨ _$” ਲੀ 1 ਸਾ ਟੂ 
ਆਉਣ ਨਾਲ ਸਾਰੇ ਪਾਪ ਮਾਫ਼ ਹੋ ਜਾਂਦੇ ਹਨ। ਪਹਿਲਾਂ __੪ (ਸਮਾਂ ਦੁਪਹਿਰ 12 ਵਜੇ ਤੋਂ ਸ਼ਾਮ 4.00 ਵਜੇ ਤੱਕ) ਸੱ 
ਅਰਜਨ ਆਪਣੀ ਡੀਊਟੀ ਤੋਂ ਦੌੜ ਜਾਣਾ ਚਾਹੁੰਦਾ ਸੀ, ਉਹ $ ਅੰਮ੍ਰਿਤ ਰੇ ਪਰਸ ਦਰਿ 
ਉਪਰਾਮ ਸੀ, ਘਬਰਾਇਆ ਹੋਇਆ ਸੀ, ਉਹ ਗਿਆਨ ਵਿਚ _ ੬ 6 - ਇਤ ਇੱ 
ਆ ਕੇ ਤਿਆਗ ਨਹੀਂ ਕਰ ਰਿਹਾ ਸੀ, ਉਹ ਤਾਂ ਮੋਹ ਵਿਚ ੪ ਪ੍ਰਕਾਸ਼, ਰਤਵਾੜਾ ਸਾਹਿਬ ਵਿਖੇ ਦਿਨ ਦੇ 3100 ਵਜੇ ੪ 
ਆ ਕੇ, ਡਰ ਕੇ, ਘਬਰਾ ਕੇ ਤਿਆਗ ਕਰ ਰਿਹਾ ਸੀ। ਇਨ੍ਹਾਂ ੪ ਹੁੰਦਾ ਹੈ। ੦ 
ਸ਼ਲੋਕਾਂ ਵਿਚ ਦੱਸਿਆ ਗਿਆ ਹੈ ਕਿ ਉਹ ਹੀ ਮਾਰਗ ਸਭ __੪ ਸੱ 


ਤੋਂ ਉਚਾ ਮਾਰਗ ਹੈ ਜਿਸ ਵਿਚ ਜਗਿਆਸੂ ਸਭ ਕੁਝ 


| ਆਪ ਜੀ ਸਭ ਪਾਠਕਾਂ ਨੂੰ ਵਿਦਿਤ ਹੈ ਕਿ “ਆਤਮ ਮਾਰਗ” ਬੜੇ ਸੋਹਣੇ ਸੁਚੱਜੇ ਅਤੇ ਸੁਥਰੇ ਢੌਗ ਨਾਲ ਹਕ 
।ਮਹੀਨੇ ਦੀ ਪਹਿਲੀ ਤਾਰੀਖ ਨੂੰ ਪੋਸਟ ਕਰ ਦਿਤਾ ਜਾਂਦਾ ਹੈ। ਰਸਤੇ ਦੀ ਕਿਸੇ ਰੁਕਾਵਟ ਜਾਂ ਅਣਗਹਿਲੀ ਕਾਰਨ ਜੇ 
[ਆਪ ਜੀ ਨੂੰ 30 ਤਰੀਕ ਤਕ ਮੈਗਜ਼ੀਨ ਨਹੀਂ ਮਿਲਦਾ ਤਾਂ ਕੇਵਲ - 

| ਦਫਤਰ ਆਤਮ ਮਾਰਗ ਫੋਨ ਨੰਬਰ - 

01888-255002 

ਰ 01888-255009 (ਫੈਕਸ) 

[ਨਾਲ ਸੈਪਰਕ ਕਰੋ, ਹੋਰ ਨੰਬਰਾਂ ਤੇ ਨਹੀਂ। ਆਤਮ ਮਾਰਗ ਦਾ ਸਾਰਾ ਕੈਮ ਕੇਪਿਊਟਰ ਰਾਹੀਂ ਹੁੰਦਾ ਹੈ। ਇਨ੍ਹਾਂ ਫੋਨ ਨੰਬਰਾਂ 
[ਆਪ ਜੀ ਨੂੰ ਤੁਰਤ ਅਤੇ ਸਹੀ ਜਾਣਕਾਰੀ ਪ੍ਰਾਪਤ ਹੋ ਜਾਵੇਗੀ। 

| 

| 


ਰੀ ਰੀ ਭਰੀ ਸਰ ਕਰ ਵਰ ਸੀ ਨ ਨ ਹੀ ਨ 
ਗੁਰੂ ਗੋਬਿਦ ਸਿੰਘ ਵਿਦਿਆ ਮੰਦਰ (ਸਕੂਲ) ਦੇ ਫੋਨ ਨੰਬਰ - __01888-255003 
ਇੰਟਰਨੈਸ਼ਨਲ ਡੀਵਾਈਨ ਇਨਸਟੀਚਿਊਟ ਔਫ਼ ਟੈਕਨਾਲੌਜੀ - __01888-255004, 255005, 255006. 255007 


ਹਦ ਤਤੀ ਨ । ਨਉ (0 ਤਮ ਹਦ 11117 (ਤਤ ਵਜਹ 11161-13011 1111. .01 1 731 302.1 17 


----&- &--%--% -%---- -  = >> = = = = = = 


“ਆਤਮ ਮਾਰਗ”, ਮਈ, 2002 
63 


%। 53੧0੫ 18£[। 5।੧੬। .। ੬00) ੧ਿ3।1013।1516।3।$6£111311.੦0।1੧ 


